ਅਧਿਆਇ ਦੁਜਾ 


ਪੁਰਾਤਨ ਕਾਲ ਤੋਂ ਛੰਦ ਨੂੰ ਕਵਿਤਾ ਦਾ ਜ਼ਰੂਰੀ ਤੌਤ ਮੰਨਿਆ ਗਿਆ ਹੈ। 
ਛੰਦ-ਸ਼ਾਸਤਰ ਦਾ ਗਿਆਨ ਕਵੀ ਦਾ ਵੌਡਾ ਗੁਣ ਮੰਨਿਆ ਜਾਂਦਾ ਸੀ। ਇਸ ਲਈ 
ਪੁਰਾਤਨ ਅਤੇ ਮੱਧ-ਕਾਲ ਵਿੱਚ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ 
ਕੀਤੀ ਜਾ ਸਕਦੀ। ਛੰਦ ਬਾਰੇ ਦੁਨੀਆਂ ਦੀ ਹਰੇਕ ਭਾਸ਼ਾ ਦੇ ਸਾਹਿਤ ਵਿਚ ਚਰਚਾ 
ਹੁੰਦੀ ਆ ਰਹੀ ਹੈ। ਭਾਰਤ ਵਿੱਚ ਛੰਦ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਵਿੱਦਿਆ 
ਸੀ ਜਿਸ ਨੂੰ ਉਦੋਂ ਛੰਦ ਸ਼ਾਸਤਰ ਦਾ ਨਾਂ ਦਿੱਤਾ ਜਾਂਦਾ ਸੀ। ਪਿੰਗਲ ਰਿਸ਼ੀ 
ਸੰਸਕ੍ਰਿਤ ਦਾ ਇੱਕ ਪ੍ਰਸਿੰਧ ਵਿਦਵਾਨ ਹੋਇਆ ਹੈ। ਉਸ ਨੇ ਸੰਸਕ੍ਰਿਤ ਦੇ ਛੰਦਾਂ ਦੇ 
ਨਿਯਮਾਂ ਦਾ ਵਰਨਣ ਆਪਣੇ ਗੁੰਥ “ਛੰਦ-ਸੂਤਰ” ਵਿੱਚ ਕੀਤਾ। ਪਿਗਲ ਰਿਸ਼ੀ ਦੀ 
ਰਚਨਾ ਹੋਣ ਕਾਰਨ ਛੰਦ-ਸ਼ਾਸਤਰ ਨੂੰ “ਪਿੰਗਲ” ਹੀ ਕਹਿ ਦਿੱਤਾ ਜਾਂਦਾ ਹੈ। 
ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ- 


“ਪਿੰਗਲ ਬਾਝ ਕਾਵੀਸ਼ਗੀ ਰਨੰਤਾਂ ਬਾਝ ਆਨ” 
ਕਵਿਤਾ ਦੇ ਪ੍ਰਭਾਵ ਵਿੱਚ ਛੰਦ ਦਾ ਆਪਣਾ ਖ਼ਾਸ ਤਰ੍ਹਾਂ ਦਾ 
ਮਨੋਵਿਗਿਆਨਿਕ ਯੋਗਦਾਨ ਹੁੰਦਾ ਹੈ। ਕਵਿਤਾ ਸਿਰਜਨਾ ਵਿੱਚ ਛੰਦ ਦੀ ਜੁਗਤ 
ਨੂੰ ਪ੍ਭਾਵਸ਼ਾਲੀ ਜੁਗਤ ਮੰਨਿਆ ਜਾਂਦਾ ਹੈ ਕਿਉਂਕਿ ਛੰਦ -- 
ਕਵਿਤਾ ਦੇ ਭਾਵਾਂ ਤੇ ਖ਼ਿਆਲਾਂ ਨੂੰ ਤਿੱਖਾ ਕਰਦੇ ਹਨ। 
ਭਾਵਾਂ ਤੇ ਖ਼ਿਆਲਾਂ ਨੂੰ ਇੱਕ ਲੜੀ ਵਿੱਚ ਪਰੇਂਦੇ ਹਨ। 
ਕਵਿਤਾ ਨੂੰ ਸੋਜਰਾਪਣ ਤਾਜ਼ਗੀ ਬਖ਼ਸ਼ਦੇ ਹਨ। 
ਕਵਿਤਾ ਦੇ ਪ੍ਰਭਾਵ ਵਿੱਚ ਵਾਧਾ ਕਰਦੇ ਹਨ। 
ਕਵਿਤਾ ਨੂੰ ਰਸ ਤੇ ਰਾਗ ਪੈਦਾ ਕਰਦੇ ਹਨ। 
ਕਵੀ ਅਤੇ ਪਾਠਕ ਵਿੱਚ ਸੁਖਾਵਾਂ ਰਿਸ਼ਤਾ ਕਾਇਮ ਕਰਦੇ ਹਨ। 
“ਛੰਦ” ਕਵਿਤਾ ਦਾ ਅਹਿਮ ਤੌਤ ਹੈ ਜਿਸ ਨਾਲ ਕਵਿਤਾ ਵਿੱਚ ਅੰਦਰਲਾ 
ਅਤੇ ਬਾਹਰਲਾ ਅਨੁਸ਼ਾਸਨ ਆ ਜਾਂਦਾ ਹੈ। ਛੰਦ, ਆਮਮਸਮਾਨਯੱ ਭਾਸ਼ਾ ਵਿੱਚੋਂ 


ਪੈਦਾ ਹੋਈ ਵਿਸ਼ੇਸ਼ ਭਾਸ਼ਾ ਹੈ ਜਿਸ ਵਿੱਚੋਂ ਭਾਸ਼ਾਈ ਸੰਗੀਤ ਉਪਜਦਾ ਹੈ। ਭਾਸ਼ਾ 
“ਛੰਦ” ਦੇ ਸਾਂਚੇ ਵਿਚ ਢਲ ਕੇ ਸੁਹਜ/ਸੌਂਦਰਯ ਪੈਦਾ ਕਰਦੀ ਹੈ। ਅਸੀਂ ਕਹਿ ਸਕਦੇ 


102 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਹਾਂ ਕਿ ਕਵਿਤਾ ਵਿੱਚ ਪੇਸ਼ ਕੀਤੀਆਂ ਭਾਸ਼ਾਈ ਧੁਨੀਆਂ ਦਾ ਨੇਮ-ਬੋਧ ਸੰਗਠਨ ਹੀ 
“ਛੰਦ ਹੈ। ਜਾਂ “ਕਵਿਤਾ ਵਿੱਚ ਮਾਤਰਾਂ ਜਾਂ ਵਰਨਾਂ ਦੀ ਖ਼ਾਸ ਵਿਉਂਤ ਨਾਲ ਜੋ 
ਸੁਰ-ਤਾਲ ਤੇ ਤੁਕਾਂਤ-ਮੇਲ ਹੁੰਦਾ ਹੈ, ਉਹ ਛੰਦ ਹੈ।” 

ਭਾਵੇਂ ਆਧੁਨਿਕ ਕਾਵਿ ਵਿੱਚ ਮੁਕਤ ਛੰਦ” ਕਵਿਤਾ ਲਿਖਣ ਦਾ ਰੁਝਾਨ ਹੈ ਪਰ 
ਇਸ ਨਾਲ 'ਕਾਵਿ-ਭਾਸ਼ਾ? ਦੀ ਜ਼ੁੰਮੇਵਾਰੀ ਅਤੇ ਮਹੋਤਵ ਵਧਿਆ ਹੈ। ਨਿਰਸੰਦੇਹ 
ਸ਼ੇਸਠ ਕਵਿਤਾ “ਛੰਦ” ਮੁਕਤ ਵੀ ਹੋ ਸਕਦੀ ਹੈ ਅਤੇ “ਛੰਦ-ਯੁਕਤ ਵੀ”। ਪਰੰਤੂ 
ਕਵਿਤਾ ਵਿੱਚ ਛੰਦ ਦਾ ਮਹੋਤਵ ਬਣਿਆ ਹੋਇਆ ਹੈ ਅਤੇ ਬਣਿਆ ਰਹੇਗਾ। 
ਪਰਿਭਾਸ਼ਕ ਸ਼ਬਦ 

ਵਰਨ : 'ਛੰਦਾਬੰਦੀ” ਵਿਚ ਗੁਰਮੁਖੀ ਵਰਨਮਾਲਾ (ਪੈਂਤੀ) ਦੇ ਹਰ ਅੱਖਰ ਨੂੰ ਵਰਨ 
ਕਿਹਾ ਜਾਂਦਾ ਹੈ ਜਿਵੇਂ: 

ਕ,ਖ, ਗ, ਘ,ਚ, ਛ, ਬ, ਭ ਆਦਿ। 

ਲਗਾਂ : ਲਗਾਂ ਸੂਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹਨ। ਲਗਾਂ ਦਾ 
ਅੱਖਰਾਂ ਤੋਂ ਬਿਨਾਂ ਪ੍ਰਯੋਗ ਨਹੀਂ ਹੁੰਦਾ। ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨਾਲ 
ਲੌਗਦੀਆਂ ਲਗਾਂ ਦਾ ਵੇਰਵਾ ਇਹ ਹੈ - 





"ਮੁਕਤਾ ਸੂਰ ਧੁਨੀ ਨੂੰ ਕਹਿੰਦੇ ਹਨ ਪਰ ਇਸ ਦਾ ਕੋਈ ਚਿੰਨ ਨਹੀਂ ਹੈ। ਪੰਜਾਬੀ ਲਿਖਣ ਵੇਲੇ 
ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੋਂਗਦੀ, ਉਹਨਾਂ ਨੂੰ ਮੁਕਤਾ ਵਾਲੇ ਅੱਖਰ ਮੰਨਿਆ ਜਾਂਦਾ ਹੈ। 
ਅਜਿਹੇ ਅੱਖਰਾਂ ਵਿੰਚ /ਅ/ ਦੀ ਅਵਾਜ਼ ਸ਼ਾਮਲ ਸਮਝੀ ਜਾਂਦੀ ਹੈ ਜਿਵੇਂ ਚਰਨ ਸ਼ਬਦ ਦੇ ਤਿੰਨੇ ਚ, 
ਰ, ਨ ਅੱਖਰ ਮੁਕਤਾ ਅੱਖਰ ਹਨ। 

103 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਮਾਤਰਾ : 

ਕਿਸੇ ਵਰਨ (ਅੱਖਰ) ਦਾ ਉਚਾਰਨ ਕਰਨ ਸਮੇਂ ਜਿਹੜਾ ਸਮਾਂ ਲੱਗਦਾ ਹੈ 
ਉਸ ਨੂੰ “ਮਾਤਰਾ” ਆਖਿਆ ਜਾਂਦਾ ਹੈ। ਛੰਦਾਬੰਦੀ ਵਿਚ ਅੱਖਰਾਂ ਦੀਆਂ ਮਾਤਰਾਵਾਂ 
ਦੀ ਗਿਣਤੀ ਕੀਤੀ ਜਾਂਦੀ ਹੈ। ਮਾਤਰਾ ਦੋ ਕਿਸਮ ਦੀ ਹੁੰਦੀ ਹੈ- ਲਘ ਅਤੇ ਗੁਰ। 
ਲਘੁ ਦਾ ਅਰਥ ਹੈ ਛੋਟੀ ਅਤੇ ਗੁਰ ਦਾ ਅਰਥ ਹੈ ਵੱਡੀ । ਗੁਰਮੁਖੀ ਦੇ ਮੁਕਤਾ ਅੱਖਰਾਂ 
ਅਤੇ ਲਗਾਂ ਵਾਲੇ ਅੱਖਰਾਂ ਦੀਆਂ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ। ਲਘੂ 
ਵਰਨ ਦੀ ਇੱਕ ਮਾਤਰਾ ਹੁੰਦੀ ਹੈ ਅਤੇ ਗੁਰੁ ਵਰਨ ਦੀਆਂ ਦੋ ਮਾਤਰਾਂ ਹੁੰਦੀਆਂ ਹਨ। 
ਛੰਦਾਬੰਦੀ ਵਿਚ ਲਘੂ ਅਤੇ ਗੁਰੂ ਵਰਨਾਂ ਦਾ ਵੇਰਵਾ ਇਸ ਪ੍ਰਕਾਰ ਹੈ : 
ਲਘੂ ਵਰਨ 

(3) ਮੁਕਤਾ ਅੱਖਰ, ਜਿਵੇਂ ਕ,ਖ, ਗ, ਚ ਆਦਿ। 

(0) (7 ਸਿਹਾਰੀ ਵਾਲੇ ਵਰਨ, ਜਿਵੇਂ ਕਿ, ਖਿ, ਗਿ, ਚਿ ਆਦਿ। 

(01) ( _ ) ਅੱਕੜ ਵਾਲੇ ਵਰਨ, ਜਿਵੇਂ ਕੁ, ਖੁ, ਗੁ, ਚੁ ਆਦਿ। 

ਛੰਦ-ਵਿਧਾਨ ਵਿੱਚ ਲਘੂ ਵਰਨ ਨੂੰ ਚਿੰਨ੍ਹਤ ਕਰਨ ਲਈ 1 (ਅੱਖਰਾਂ ਦੇ 


ਸਿਰ ਉੱਤੇ ਖੜੀ ਲਕੀਰ) ਹੈ 
11 
ਕਰ = ਦੋ ਲਘੂ 
111 
ਸੁਹਜ = ___ ਤਿੰਨ ਲਘੂ 
11 
ਸਿਰ = ਦੋ ਲਘੂ 
ਸੁਰਖਿਅਤ __= ਪੰਜ ਲਘੂ 
ਗੁਰੂ ਵਰਨ : 
1. ਕੰਨੇ ") ਵਾਲੇ ਵਰਨ ਜਿਵੇਂ ਕਾ, ਖਾ, ਗਾ, ਚਾ ਆਦਿ। 
2. ਬਿਹਾਰੀ 0) ਵਾਲੇ ਵਰਨ ਜਿਵੇਂ ਕੀ, ਖੀ, ਗੀ, ਚੀ ਆਦਿ। 
3. ਦੁਲੈਂਕੜ ( _) ਵਾਲੇ ਵਰਨ ਜਿਵੇਂ ਕੂ, ਖੁ, ਗੂ, ਚੁ ਆਦਿ। 
4. ਲਾਂ () ਵਾਲੇ ਵਰਨ ਜਿਵੇਂ ਕੇ, ਖੇ, ਗੇ, ਚੇ ਆਦਿ। 


104 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਦੁਲਾਵਾਂ ( ) ਵਾਲੇ ਵਰਨ ਜਿਵੇਂ ਕੈ, ਖੈ, ਗੈ, ਚੈ ਆਦਿ। 
ਹੋੜਾ () ਵਾਲੇ ਵਰਨ ਜਿਵੇਂ ਕੋ, ਖੋ, ਗੋ, ਚੋ ਆਦਿ। 
ਕਨੌੜਾ (') ਵਾਲੇ ਵਰਨ ਜਿਵੇਂ ਕੌ, ਖੌ, ਗੋ, ਚੌ ਆਦਿ। 
ਟਿੱਪੀ ( `) ਵਾਲੇ ਵਰਨ ਜਿਵੇਂ ਕੰ, ਖੰ, ਗੰ, ਚੰ ਆਦਿ। 
ਅਧਕ ( `) ਵਾਲੇ ਵਰਨ ਜਿਵੇਂ ਕੌ, ਖੋ, ਗੱ, ਚੋਂ ਆਦਿ। 


ਛੰਦ ਵਿਧਾਨ ਵਿੱਚ ਗੁਰੁ ਵਰਨ ਦੋ ਮਾਤਰਾ ਦੇ ਬਰਾਬਰ ਹੁੰਦਾ ਹੈ। ਇਸਨੂੰ 
ਚਿੰਨ੍ਹਤ ਕਰਨ ਲਈ “8” (ਅੰਗਰੇਜ਼ੀ ਦੇ ਔਖਰ $ ਵਰਗਾ) ਚਿੰਨ੍ਹ ਪ੍ਚਲਿਤ ਹੈ : 


੯੦ ੦ ੨ ੬ 0੧ 


$ $ 

ਕੌਮੀ = ਦੋ ਗੁਰੂ = 4 ਮਾਤਰਾ 

$ $ 

ਸਾਰਾ = ਦੋ ਗੁਰੁ = 4 ਮਾਤਰਾ 
$ $ $ 


ਧੋਬੀਆਂ = ਤਿੰਨ ਗੁਰੂ= 6 ਮਾਤਰਾ 
ਨੋਟ : ਬਿੰਦੀ ਆਮ ਤੌਰ 'ਤੇ ਗੁਰੁ ਵਰਨਾਂ ਨਾਲ਼ ਲੌਂਗਦੀ ਹੈ। ਇਸ ਦੀ ਮਾਤਰਾ 
ਨਹੀਂ ਗਿਣੀ ਜਾਂਦੀ। ਜੇਕਰ ਬਿੰਦੀ ਲਘੁ ਲਗਾਂ ਨਾਲ ਲੌਗੇ ਤਾਂ ਮਾਤਰਾ ਗਿਣੀ 
ਜਾਂਦੀ ਹੈ। 
ਤੁਕ : ਵਰਨ, ਮਾਤਰਾ ਅਤੇ ਲਘੂ ਗੁਰੂ ਤੋਂ ਬਾਅਦ ਛੰਦ ਸ਼ਾਸਤਰ ਇੱਕ ਮਹੌਤਵਪੂਰਨ 


ਇਕਾਈ 'ਤੁਕ” ਹੈ। ਛੰਦ ਦੀ ਇੱਕ ਪੂਰੀ ਸਤਰ ਜਾਂ ਪੰਕਤੀ ਨੂੰ ' ਤੁਕ” ਕਿਹਾ ਜਾਂਦਾ 
ਹੈ। ਜਿਵੇਂ - 


ਦਿਲ ਵਿੱਚ ਤਪਸ਼ ਥਲਾਂ ਦੀ ਗਰਮੀ, ਆਣ ਫਿਰਾਕ ਰੰਝਾਣੀ। 
ਕਿਚਰਕ ਨੈਣ ਕਰਨ ਦਿਲਬਰੀਆਂ, ਚੋਣ ਲਬਾਂ ਵਿਚ ਪਾਣੀ। 
ਫਿਰ ਫਿਰ ਡਾਢ ਕਰੇ ਹੌਠ ਦਿਲ ਦਾ, ਪਰ ਜਦ ਬਹੁਤ ਵਿਹਾਣੀ। 
ਹਾਸ਼ਮ ਯਾਦ ਭੰਬੋਰ ਪਿਆ ਉਸ, ਟੁਂਟ ਗਿਆ ਮਾਨ ਨਿਮਾਣੀ। 


ਉਪਰੋਕਤ ਛੰਦ ਵਿੱਚ ਚਾਰ ਤੁਕਾਂ ਹਨ। 


105 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਗਣ : ਛੰਦ ਸ਼ਾਸਤਰ ਵਿੱਚ ਅੱਖਰਾਂ ਜਾਂ ਮਾਤਰਾ ਦੇ ਸਮੂਹ ਨੂੰ ਗਣ” ਆਖਦੇ ਹਨ। 
ਅੱਖਰਾਂ ਜਾਂ ਮਾਤਰਾ ਦੇ ਉਹ ਇੱਕਠ ਜਿੰਨ੍ਹਾਂ ਅਨੁਸਾਰ ਛੰਦ ਦੀ ਚਾਲ ਬਣਦੀ ਹੈ 
ਗਣ ਅਖਵਾਉਂਦੇ ਹਨ। 
ਚਰਨ : ਚਰਨ ਦਾ ਅਰਥ ਤਾਂ ਪੈਰ ਹੈ ਪਰ ਛੰਦਾਬੰਦੀ ਵਿੰਚ ਕਵਿਤਾ ਦੀ ਤੁਕ 'ਤੇ 
ਜਿੱਥੇ ਠਹਿਰਾਉ ਆਉਂਦਾ ਹੈ, ਤੁਕ ਦੇ ਉਸ ਹਿੱਸੇ ਨੂੰ ਚਰਨ ਕਿਹਾ ਜਾਂਦਾ ਹੈ : 
ਸਗਲ ਦੁਆਰ ਕਉ ਛਾਡਿ ਕੈ 
ਗਹਿਓ ਤੁਹਾਰੇ ਦੁਆਰ। 

ਇਸ ਇੱਕ ਤੁਕ ਵਿੱਚ “ਕੈ” ਤੇ ਠਹਿਰਾਉ ਹੈ ਅਤੇ ਦੂਜਾ ਠਹਿਰਾਉ 
ਦੁਆਰ ਤੇ ਹੈ। ਇਉਂ ਏਥੇ ਦੋ ਚਰਨ ਹਨ। 
ਤੁਕਾਂਤ : ਤੁਕ-ਅੰਤ ਦੇ ਮੇਲ ਤੋਂ ਬਣੇ ਸ਼ਬਦ ਤੁਕਾਂਤ ਦਾ ਅਰਥ ਤੁਕ ਦੇ ਆਖ਼ਰੀ 
ਸ਼ਬਦ ਤੋਂ ਹੈ ਇਹ ਤੁਕਾਂਤ ਮੇਲ ਵੀ ਹੋ ਸਕਦਾ ਹੈ ਅਤੇ ਬੇ-ਮੇਲ ਵੀ। ਤੁਕਾਂ ਨੂੰ 
ਸਪਸ਼ਟ ਕਰਨ ਲਈ ਉਪਰੋਕਤ ਤੁਕ ਦੀ ਉਦਾਹਰਨ ਵਿੱਚ ਤੁਕਾਂਤ ਮੇਲ ਹੈ ਕਿਉਂਕਿ 
ਅੰਤ ਵਿੱਚ ਰੰਝਾਣੀ, ਪਾਣੀ, ਵਿਹਾਣੀ ਅਤੇ ਨਿਮਾਣੀ ਸ਼ਬਦ ਹਨ। 
ਬਿਸਰਾਮ : ਛੰਦ ਦੀ ਤੁਕ ਦਾ ਉਚਾਰਨ ਕਰਨ ਸਮੇਂ ਜਿੱਥੇ ਵਿਰਾਮ ਜਾਂ ਠਹਿਰਾਓ 
ਹੋਵੇ ਉਸ ਨੂੰ ਬਿਸਰਾਮ ਕਹਿੰਦੇ ਹਨ। ਤੁਕ ਦੇ ਵਿਚਲੇ ਬਿਸਰਾਮ ਨੂੰ , ਵਿਸ਼ਰਾਮ ਚਿੰਨ 
ਕਾਮਾ (,)? ਨਾਲ ਅਤੇ ਐਅਤਲੇ ਨੂੰ ਪੂਰਨ ਵਿਰਾਮ ਅਰਥਾਤ ਡੇਡੀ (। ) ਰਾਹੀਂ 
ਨਿਖੇੜਿਆ ਜਾਂਦਾ ਹੈ। 
ਤੁਕਾਂਗ : ਤੁਕਾਂਗ ਸ਼ਬਦ ਤੁਕ,ਅੰਗ ਦੇ ਸੁਮੇਲ ਤੋਂ ਬਣਿਆ ਹੈ। ਵਿਸ਼ਰਾਮ ਚਿਨ੍ਹ 
ਲੌਂਗਣ ਨਾਲ ਤੁਕ ਦੇ ਜੋ ਭਾਗ ਬਣਦੇ ਹਨ ਉਹਨਾਂ ਨੂੰ ਤੁਕਾਂਗ ਕਿਹਾ ਜਾਂਦਾ ਹੈ। 

ਛੋਦ ਤਿਨ ਪ੍ਰਕਾਰ ਦੇ ਹੁੰਦੇ ਹਨ 
1. ਵਰਨਿਕ ਛੋਦ : ਵਰਨਿਕ ਛੇਦਾਂ ਵਿਚ ਕੇਵਲ ਵਰਨਾਂ ਜਾਂ ਅੱਖਰਾਂ ਦੀ 
ਗਿਣਤੀ ਕੀਤੀ ਜਾਂਦੀ ਹੈ। ਕਬਿੱਤ ਅਤੇ ਕੋਰੜਾ ਵਰਨਿਕ ਛੇਦ ਹਨ। 
2. ਮਾਤਰਿਕ ਛੋਦ : ਮਾਤਰਿਕ ਛੈਦ ਵਿੱਚ ਮਾਤਰਾ ਦੀ ਹੀ ਗਿਣਤੀ ਕੀਤੀ ਜਾਂਦੀ 
ਹੈ। ਵਰਨ ਜਾਂ ਅੱਖਰਾਂ ਦੀ ਗਿਣਤੀ ਵੇਂਧ ਜਾਂ ਘੋਟ ਹੋ ਸਕਦੀ ਹੈ। ਦੋਹਰਾ, ਸੋਰਠਾ 
ਮਾਤਰਿਕ ਛੇਦ ਹਨ। 

106 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


3. ਗਣਿਕ ਛੈਦ : ਗਣਿਕ ਛੈਦ ਵਿੱਚ ਗਣਾਂ ਦੀ ਗਿਣਤੀ ਨੂੰ ਧਿਆਨ ਵਿੱਚ 
ਰੌਖਿਆ ਜਾਂਦਾ ਹੈ। 

ਹੁਣ ਅਸੀਂ ਕਬਿੱਤ, ਕੋਰੜਾ, ਦੋਹਰਾ, ਦਵਈਆ, ਚੌਪਈ ਅਤੇ ਬੈਂਤ ਛੈਦ 
ਬਾਰੇ ਉਦਾਹਰਨਾਂ ਸਹਿਤ ਚਰਚਾ ਕਰਾਂਗੇ। 
ਕਬਿੱਤ ਛੋਦ :- 
ਲੱਛਣ : 

ਕਬਿੱਤ ਇੱਕ ਵਰਨਿਕ ਛੇਦ ਹੈ। ਇਸ ਵਿੱਚ ਚਾਰ ਲੈਮੀਆਂ ਤੁਕਾਂ ਹੁਦੀਆਂ 
ਹਨ। ਹਰ ਤੁਕ ਵਿੱਚ ਚਾਰ ਬਿਸਰਾਮ ਹੁੰਦੇ ਹਨ ਜਾਂ ਇਸ ਤਰ੍ਹਾਂ ਕਹੋ ਕਿ ਇਸ ਵਿੱਚ 
ਹਰ ਤੁਕ ਦੇ ਦੋ-ਦੋ ਚਰਨ ਹੁੰਦੇ ਹਨ ਅਤੇ ਹਰ ਚਰਨ ਵਿੱਚ ਦੋ-ਦੋ ਬਿਸਰਾਮ ਹੁੰਦੇ 
ਹਨ। ਹਰ ਤੁਕ ਦੇ ਚਾਰ ਬਿਸਰਾਮਾਂ ਨੂੰ “ਤੁਕਾਂਗ” ਕਹਿ ਸਕਦੇ ਹਾਂ। 

ਹਰੇਕ ਤੁਕ ਦੇ ਚਾਰ ਤੁਕਾਂਗਾਂ ਵਿੱਚੋਂ ਪਹਿਲੇ ਤਿਨ ਤੁਕਾਂਗਾਂ ਵਿੱਚ ਅੱਠ- 
ਅੱਠ ਵਰਨਾਂ ਦਾ ਵਿਧਾਨ ਹੁੰਦਾ ਹੈ ਅਤੇ ਚੌਥੇ ਤੁਕਾਂਗ ਵਿੱਚ ਸੌਤ ਜਾਂ ਕਈ ਵਾਰ 
ਅੱਠ ਵਰਨ ਹੁੰਦੇ ਹਨ। ਅਰਥਾਤ ਹਰ ਤੁਕ ਵਿੰਚ 31 (8-8-8-7) ਜਾਂ 32 
(88848) ਵਰਨ ਹੁੰਦੇ ਹਨ। ਤੁਕਾਂਤ ਮੇਲ ਚਾਰੋਂ ਤੁਕਾਂ ਦਾ ਸਮਾਨ ਰੂਪ ਵਿੱਚ 
ਹੁਦਾ ਹੈ। ਮਾਲਵੇ ਦੀ ਕਵੀਸ਼ਰੀ ਵਿੱਚ ਕਬਿੱਤ ਛੇਦ ਬਹੁਤ ਪ੍ਰਚਲਿਤ ਰਿਹਾ ਹੈ। 


( ਉ) _ਚਲ ਮਨਾ ਤੁਰੀ ਚੌਲ, ਸਚੇ ਰਾਹੇ ਲੌਕ ਬੈਨ੍ਹ, 
ਪੁੱਜ ਉਸ ਦਰ ਉੱਤੇ, ਜਿਥੇ ਅਤ ਜਾਣਾ ਹੈ। (8-8-8-7=31 ਵਰਨ) 
ਰਿਖੀ ਮੁਨੀ ਜਤੀ ਤਪੀ, ਸਾਧ ਸਤ ਜੋਗੀਆਂ ਦਾ, 
ਆਸਰਾ ਹੈ ਉਹੋ ਸੋਚਾ, ਉਹੋ ਹੀ ਟਿਕਾਣਾ ਹੈ।(8-8-8-7=31 ਵਰਨ) 
ਉਸ ਦੇ ਧਿਆਨ ਵਿੱਚ, ਰਾਤ ਦਿਨ ਵੱਸ ਦਿੱਲੋਂ, 
ਜੂਨਾਂ ਜਮਾਂ ਨਰਕਾ ਤੋਂ, ਉਸੇ ਹੀ ਬਚਾਣਾ ਹੈ।(8:8-8-7=31 ਵਰਨ) 
ਵਲ ਛਲ ਦਗ਼ਾ ਝੂਠ, ਚੋਰੀ ਠੌਂਗੀ ਪਾਪ ਛੱਡ, 
ਹੋ ਜਾ ਸਿੰਧਾ “ਤੀਰ” ਵਾਂਗ, ਰਾਹ ਜੇ ਤੂ ਪਾਣਾ ਹੈ।(8-8-8-7=31 ਵਰਨ) 
(ਤੀਰ) 
107 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


(ਅ) ਜੇ ਤੂੰ ਪਧ ਜ਼ਿਦਗੀ ਦਾ, ਸੋਖ ਨਾਲ਼ ਕੌਟਣਾ ਏਂ, 
ਦੁਨੀਆਂ ਦੇ ਲੋਭ ਵਾਲੀ, ਮੋਢਿਓਂ ਉਤਾਰ ਗੰਢ ।(8-8-8-8=-32 ਵਰਨ) 
ਪੌਲਾ ਫੜ ਘੁਟ ਕੇ ਤੂ, ਜੋਗ ਵਿੱਚ ਇੱਕ ਦਾ ਹੀ, 
ਜਣੇ ਖਣੇ ਨਾਲ ਪਿਆ, ਐਂਵੇਂ ਨਾ ਪਿਆਰ ਗੈਢ।(8-8-8-8=32 ਵਰਨ) 
ਭਲਾਂ ਰਬ ਆਸਰੇ ਨੂੰ, ਜੌਗ ਦੀ ਮੁਥਾਜੀ ਕੀ ਏ, 
ਸਿਰ ਉੱਤੇ ਚੁਕਦਾ ਨਾ, ਘੋੜ ਅਸਵਾਰ ਗੰਢ । (8-8-8-8=-32 ਵਰਨ) 
ਘੁੱਟ ਘੁੱਟ ਪਲੇ ਬਨ, ਕੈਮ ਸਾਰੇ ਨੇਕੀਆਂ ਦੇ, 
ਸੂਮ ਜਿਵੇਂ ਰੌਖਦਾ ਹੈ, ਪੈਸਿਆਂ ਥੀਂ ਮਾਰ ਗੈਢ।(8-8-8-8-32 ਵਰਨ) 
(ਸਰਫ਼) 
(ਏ) __ ਕੱਕਰਾਂ ਨੇ ਲੁੱਟ ਪੁੱਟ, ਨੰਗ ਕਰ ਛੌਡੇ ਰੌਖ, 
ਹੋ ਗਏ ਨਿਹਾਲ ਅੱਜ, ਪੁੰਗਰ ਕੇ ਡਾਲੀਆਂ। (8-8-8-7=31 ਵਰਨ) 
ਆਲਣੇ ਦੇ ਬੋਟਾਂ ਵਾਂਗ, ਖੇਭੀਆਂ ਉਛਾਲੀਆਂ। 
ਬਾਗਾਂ ਵਿੱਚ ਬੂਟਿਆਂ ਨੇ, ਡੋਡੀਆਂ ਉਭਾਰੀਆਂ ਤੇ, 
ਮਿੱਠੀ ਮਿੱਠੀ ਪੌਣ ਆ ਕੇ, ਸੁਤੀਆਂ ਉਠਾਲੀਆਂ। 
ਖਿੜ-ਖਿੜ ਹੌਸਦੀਆਂ, ਵੱਸਦਾ ਜਹਾਨ ਵੇਖ, 
(ਚਾਤ੍ਰਿਕ) 
ਕੋਰੜਾ ਛਦ 
ਲੱਛਣ : ਕੋਰੜਾਂ ਨਿਰੋਲ ਪੰਜਾਬੀ ਛੇਦ ਹੈ। ਕੋਰੜਾ ਦਾ ਅਰਥ ਚਾਬਕ ਹੈ। ਇਸ ਨੂੰ 
ਹਿੰਦੀ-ਉਰਦੂ ਵਿੱਚ 'ਕੋੜਾ” ਕਿਹਾ ਜਾਂਦਾ ਹੈ। ਕੋਰੜਾ ਵਰਨਿਕ ਛੇਦ ਹੈ। ਇਸ ਦੀ 
ਪਛਾਣ ਲਈ ਵਰਨ (ਅੱਖਰ) ਗਿਣੇ ਜਾਂਦੇ ਹਨ। ਕੋਰੜਾ ਛੇਦ ਵਿਚ ਤੁਕਾਂ ਦੀ ਕੋਈ 
ਪਾਬਦੀ ਨਹੀਂ, ਦੋ ਤੁਕਾਂ ਲੈ ਕੇ ਅੱਗੇ ਕਿਨੀਆਂ ਵੀ ਤੁਕਾਂ ਰੌਖੀਆਂ ਜਾਂ ਸਕਦੀਆਂ 
108 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਹਨ। ਪਰ ਆਮ ਤੌਰ 'ਤੇ ਚਾਰ ਤੁਕਾਂ ਦਾ ਜੌੋਟ ਹੁੰਦਾ ਹੈ। 

ਕੋਰੜੇ ਦੀ ਹਰ ਤੁਕ ਵਿੱਚ 13 ਜਾਂ 14 ਵਰਨ ਹੁੰਦੇ ਹਨ। ਬਿਸਰਾਮ 647 
ਜਾਂ 77 'ਤੇ ਮਨਿਆ ਜਾਂਦਾ ਹੈ। ਪਰ ਜ਼ਿਆਦਾ ਤਰ ਬਿਸਰਾਮ ਤੁਕ ਦੇ ਅਤ 'ਤੇ 
ਹੀ ਹੁੰਦਾ ਹੈ। ਤੁਕਾਂ ਦੇ ਅਤ ਵਿੱਚ ਤੁਕਾਂਤ-ਮੇਲ ਹੁੰਦਾ ਹੈ। ਕੋਰੜਾ ਮਲਵਈ ਬੋਲੀ 
(ਪੰਜਾਬੀ) ਦਾ ਹਰਮਨ ਪਿਆਰਾ ਛੇਦ ਹੈ। ਮਾਲਵੇ ਦੀ ਕਵੀਸ਼ਰੀ ਵਿਚ ਕੋਰੜਾ ਛੇਦਾਂ 
ਦਾ ਬਹੁਤ ਪ੍ਰਯੋਗ ਹੋਇਆ ਹੈ। 


(ਉ) ਚੜਿਆ ਜੋ ਦੁੱਲਾ ਔਗੇ ਹੋਣੀ ਆਂਵਦੀ। (6:7=13 ਵਰਨ) 

ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁੱਲਾਂਵਦੀ ।(6:7-13 ਵਰਨ) 

ਕੰਡਿਆਂ ਦਾ ਵੇ ਮੈਂ ਰੱਖਿਆ ਭਰਾਇ ਕੇ। (6:7-13 ਵਰਨ) 

ਦੁੱਲਿਆ ਵੇ ਟੋਕਰਾ ਚੁਕਾਈ ਆਇ ਕੇ। (6-7-13 ਵਰਨ) 
(ਅ) ਭੁੱਲ ਕੇ ਵੀ ਤੁਰੋ ਨਾ ਬਦੇ ਖੋਟੇ ਨਾਲ ਜੀ।(7:7-14 ਵਰਨ) 

ਫੜੋ ਨਾ ਬੁਰਾਈ ਵਾਲੀ ਕੋਈ ਚਾਲ ਜੀ। 

ਬੁਰਾ ਕਦੇ ਕਿਸੇ ਦਾ ਨਹੀਂ ਤੁਸਾਂ ਕਰਨਾ, 

ਨੇਕੀ ਵਾਲੀ ਕਾਰ ਤੋਂ ਨਹੀਂ ਕਦੇ ਡਰਨਾ। 
(ਏ) ਤੂੜੀ ਤਦ ਸਾਂਭ ਹਾੜੀ ਵੇਚ ਵੋਟ ਕੇ। (6:7=13 ਵਰਨ) 

ਲੈਬੜਾਂ ਤੇ ਸ਼ਾਹਾਂ ਦਾ ਹਿਸਾਬ ਕੋਟ ਕੇ। 

ਕੌਛੇ ਮਾਰ ਵੇਝਲੀ ਅਨੰਦ ਛਾ ਗਿਆ। 

ਮਾਰਦਾ ਦਮਾਮੇ ਜੌਟ ਮੇਲੇ ਆ ਗਿਆ। 

(ਚਾਤ੍ਰਿਕ) 

ਦੋਹਰਾ ਛੇਦ :- 

ਪੰਜਾਬੀ ਵਿੱਚ ਦੋਹਿਰਾ ਜਾਂ ਦੋਹਰਾ ਦੋਵੇਂ ਸ਼ਬਦ-ਜੋੜ ਪ੍ਰਚਲਿਤ ਹਨ। 
ਦੋਹਰਾ ਮਾਤਰਿਕ ਛਦ ਹੈ ਕਿਉਂਕਿ ਇਸ ਦੇ ਵਜ਼ਨ-ਤੋਲ ਨੂੰ ਮਾਪਣ ਲਈ ਮਾਤਰਾ 
ਦੀ ਗਿਣਤੀ ਕਰਨੀ ਪੈਂਦੀ ਹੈ। 


109 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਦੋਹਰੇ ਵਿਚ ਦੋ ਤੁਕਾਂ ਹੁਦੀਆਂ ਹਨ ਅਤੇ ਚਾਰ ਚਰਨ ਹੁੰਦੇ ਹਨ। ਹਰ ਤੁਕ 
ਵਿੱਚ 24 ਮਾਤਰਾ ਹੁਦੀਆਂ ਹਨ ਅਤੇ ਹਰ ਤੁਕ ਵਿੰਚ ਦੋ ਬਿਸਰਾਮ ਹੁੰਦੇ ਹਨ, 
ਪਹਿਲਾ ਬਿਸਰਾਮ 13 ਮਾਤਰਾ 'ਤੇ ਦੂਜਾ ਬਿਸਰਾਮ 11 ਮਾਤਰਾ 'ਤੇ ਹੁਦਾ ਹੈ। ਦੂਜੀ 
ਤੁਕ ਵਿੱਚ ਵੀ 13:11 'ਤੇ ਬਿਸਰਾਮ ਹੁੰਦਾ ਹੈ। ਤੁਕਾਂ ਦੇ ਅਤ 'ਤੇ ਜਾਂ ਦੂਜੇ ਤੇ ਚੌਥੇ 
ਚਰਨ ਦੇ ਅਖੀਰ ਤੇ ਤੁਕਾਂਤ ਮੇਲ ਹੁੰਦਾ ਹੈ। ਦੋਹਰਾ ਮਾਲਵੇ ਦੀ ਕਵੀਸ਼ਰੀ ਵਿੱਚ 


ਪ੍ਰਚਲਿਤ ਰਿਹਾ ਹੈ। 
ਉਦਾਹਰਨਾਂ 
(ਉ) 56੪6 ।|16$16$ 
ਪੂਰਨ _ ਤੂ ਪਰਮਾਤਮਾ, 
15 ।5। 
ਘਟ ਘਟ ਰਿਹਾ ਸਮਾਇ। (13:11 ਮਾਤਰਾਂ = 24 ਮਾਤਰਾਂ) 
| 156 $ $1 $ 
ਜਿਉਂ ਮਹਿੰਦੀ ਕੇ ਪਾਤ ਮੇਂ। 
$$ 15 | 61 


ਲਾਲੀ ਲਖੀ ਨ ਜਾਇ। (13411 ਮਾਤਰਾ= 24 ਮਾਤਰਾ) 
(ਅ) 5555 518 80 16 15| 

ਪੋਠੋਹਾਰੀ ਮਾਲਵੀ, ਜਾਪਨ ਕਈ ਜੁਆਨ (13 -11 = 24 ਮਾਤਰਾ) 

1।। |6$ 18116 6$॥ 6 ।6| 

ਲੌਂਗਣ ਕਈ ਪਚਾਹਦੜੇ, ਜਾਪਨ ਕਈ ਪਠਾਨ।(13-11- 24 ਮਾਤਰਾ) 

(ਲਕਸ਼ਮੀ ਦੇਵੀ ਵਿੱਚੋਂ) 
ਚੰਪਈ 

ਚੌਪਈ ਜਾਂ ਚੌਪਾਈ ਸਸਕ੍ਿਤ ਸ਼ਬਦ 'ਚਤੁਸ਼ਟਪਦੀ” ਤੋਂ ਹੈ। ਚੌਪਈ ਇੱਕ 
ਮਾਤਰਿਕ ਛੇਦ ਹੈ। ਚੌਪਈ ਦਾ ਅਰਥ ਹੈ ਚਾਰ ਪਟ ਜਾਂ ਚਂਹ ਚਰਨਾ ਵਾਲਾ ਛੇਦ। 
ਇਸ ਛੋਦ ਵਿੱਚ ਚਾਰ ਚਰਨ ਹੁਦੇ ਹਨ ਅਤੇ ਹਰ ਚਰਨ ਵਿੱਚ 15 ਜਾਂ 16 ਮਾਤਰਾ 
ਹੁਦੀਆਂ ਹਨ। ਅੰਤ ਵਿੱਚ ਤੁਕਾਂਤ ਮੇਲ ਹੁਦਾ ਹੈ। ਪਹਿਲਾ ਬਿਸਰਾਮ 8 'ਤੇ ਦੂਜਾ 
ਬਿਸਰਾਮ 7 ਜਾਂ 8 'ਤੇ ਹੈਦਾ ਹੈ। 15 ਮਾਤਰਾ (87) ਵਾਲੇ ਚੌਪਈ ਛੇਦ ਵਿੰਚ 
ਅਤ ਵਿੱਚ ਲਘੂ ਅਤੇ 16 ਮਾਤਰਾ (8-8) ਵਾਲੇ ਵਿਚ ਅੰਤ ਵਿੱਚ ਗੁਰੁ ਹੁੰਦਾ ਹੈ। 


110 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਇਹ ਛਦ ਕਥਾ-ਕਾਵਿ ਤੇ ਬੀਰ-ਕਾਵਿ ਜਿਹੀਆਂ ਲੈਮੀਆਂ ਰਚਨਾਵਾਂ 
ਲਈ ਬਹੁਤ ਹਰਮਨ ਪਿਆਰਾ ਹੈ ਕਿਉਂਕਿ ਘਟਨਾਵਾਂ, ਦ੍ਰਿਸ਼ਾਂ ਤੇ ਕਥਾ-ਪ੍ਸੰਗਾਂ ਦੇ 
ਬਿਆਨ ਕਰਨ ਲਈ ਚੌਪਈ ਦੀ ਸ਼ੈਲੀ ਉੱਤਮ ਮੈਨੀ ਜਾਂਦੀ ਹੈ। ਗੁਰ ਗੋਬਿਦ ਸਿਘ 
ਰਚਿਤ “ਅਕਾਲ-ਉਸਤਤਿ, ਬਚਿਤ੍ਰ ਨਾਟਕ ਆਦਿ ਬਾਣੀਆਂ ਵਿੱਚ ਚੌਪਈ ਛੇਦ 
ਦੀ ਵਰਤੋਂ ਹੋਈ ਹੈ। ਤੁਲਸੀਦਾਸ ਰਚਿਤ ਰਮਾਇਣ “ਰਾਮਚਰਿਤ ਮਾਨਸ” ਵਿੰਚ ਵੀ 
ਚੌਪਈ ਦਾ ਸਫ਼ਲ ਪ੍ਰਯੋਗ ਹੋਇਆ ਹੈ। 


ਉਦਾਹਰਨ : 
1 $ 65 6$116$5$ 

(ਉ) _ ਜਦ ਤੋਂ ਵੀਰਾ, ਦੂਰ ਗਿਆ ਏਂ।(8-8= 16 ਮਾਤਰਾ) 
| 55 | $।15$ 5 
ਦਿਲ ਮੇਰਾ ਕਰ, ਚੂਰ ਗਿਆ ਏਂ। (8-8= 16 ਮਾਤਰਾ) 
655 56।।$$ 
ਹੇ ਵੀਰਾ ਹੁਣ, ਮੁੱਖ ਵਿਖਾ ਜਾ। (8-8= 16 ਮਾਤਰਾ) 
116 $11 $$ $ $ 
ਹਿਰਦੇ ਅਦਰ, ਠੰਢਾਂ ਪਾ ਜਾ। (8-8= 16 ਮਾਤਰਾ) 


(ਅ) 55 $5$ 15 15 | 
ਵੀਰਾ ਮੇਰਾ ਬੜਾ ਦਲੇਰ। (8-7= 15 ਮਾਤਰਾ) 
51155 116 5 
ਮਾਰ ਪਲਾਕੀ ਚੜਦਾ ਸ਼ੇਰ। (8-7= 15 ਮਾਤਰਾ) 
11$ 5।। $$ 5 
ਦਬਕਾ ਜੇਕਰ ਦੇਵੇ ਮਾਰ। (8-7= 15 ਮਾਤਰਾ) 
$1। $$ 61 5| 
ਨੌਸਣ ਵੈਰੀ ਸਾਗਰ ਪਾਰ। (847= 15 ਮਾਤਰਾ) 


111 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


(ਏ) [| $ 116$ 15$ 155 
ਅਬ ਮੈਂ ਅਪਨੀ ਕਥਾ ਬਖਾਨੋ। (8-8= 16 ਮਾਤਰਾ) 
|| 51 | | || $$ 
ਤਪ ਸਾਧਤ ਜਿਹਿ ਬਿਧਿ ਮੁਹਿ ਆਨੋ। (8-8= 16 ਮਾਤਰਾ) 
(ਬਚਿਤ੍ਰ ਨਾਟਕ) 
(ਸ) 5 ॥5। $। ।$। 
ਪੰਚ ਪਰਵਾਣ ਪਚ ਪਰਧਾਨ (8-8= 16 ਮਾਤਰਾ) 


5591 ॥॥ 5। 

ਪੰਚੇ ਪਾਵਹਿ ਦਰਗਹਿ ਮਾਨੁ (8-7= 15 ਮਾਤਰਾ) 

55 $1। ।। 55। 

ਪੰਚੇ ਸੋਹਹਿ ਦਰਿ ਰਾਜਾਨ (8-7= 15 ਮਾਤਰਾ) 

$5$ 18151 

ਪੰਚਾ ਕਾ ਗੁਰ ਏਕ ਧਿਆਨ। (8-7= 15 ਮਾਤਰਾ) 
ਜਾਂ 

5੧ $॥ 15 $। 

ਸੁਣਿਐ ਈਸਰੁ, ਬਰਮਾ ਇੰਦੁ (87= 15 ਮਾਤਰਾ) 

|॥$ 1 $$11 $। 

ਸੁਣਿਐ ਮੁਖਿ ਸਾਲਾਹਣ ਮੈਦੁ (8:7= 15 ਮਾਤਰਾ) 

1੧ 5। | ।5। 


ਸੁਣਿਐ ਜੋਗ ਜੁਗਤਿ ਤਨ ਭੇਦ (8-7= 15 ਮਾਤਰਾ) 
॥$ $1। 1$। 5। 
ਸੁਣਿਐ ਸਾਸਤ ਸਿਮ੍੍‌ਤ ਵੇਦ। (8-7= 15 ਮਾਤਰਾ) 


112 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਦਵਈਆ ਛਦ 

ਲੱਛਣ: ਦਵਈਆ ਛਦ ਨੂੰ ਦਵੈਯਾ ਜਾਂ ਦਵੇਯਾ ਵੀ ਲਿਖਿਆ ਜਾਂਦਾ ਹੈ ਪਰ 
ਅਧਕ ਪਾ ਕੇ ਦਵੇਈਆ ਲਿਖਣਾ ਠੀਕ ਨਹੀਂ ਕਿਉਂਕਿ ਅੱਧਕ ਦੋ ਦੌਤ ਵਿਅਜਨਾ 
`ਤੇ ਪੈਂਦੀ ਹੈ। 

ਦਵਈਆ ਪੰਜਾਬੀ ਕਿੱਸਾਕਾਰਾ ਦਾ ਹਰਮਨ ਪਿਆਰਾ ਛੇਦ ਹੈ। ਇਹ 
ਇੱਕ ਮਾਤਰਿਕ ਛੇਦ ਹੈ। ਇਸ ਦੀਆਂ 28 ਮਾਤਰਾ ਹੁੰਦੀਆਂ ਹਨ, 16-12 'ਤੇ 
ਬਿਸਰਾਮ ਹੁੰਦਾ ਹੈ ਅਤੇ ਦੋ-ਦੋ ਤੁਕਾਂ ਦਾ ਤੁਕਾਂਤ ਮਿਲਦਾ ਹੈ। 
ਉਦਾਹਰਨ 


(ਉ) $5$ 51 |5। ।5$ 515 165 
ਰਾਤੀਂ ਨੀਂਦ ਅਰਾਮ ਨ ਆਵੇ ਦਿਨੇ ਰਹੇ ਨਿੱਤਰਾਹੀ। 
(16:12= 28 ਮਾਤਰਾ) 
5 5। ।6$ ॥॥ 151 55$$ 
ਹਾਸ਼ਮ ਜਾਨ ਛੁਡਾਵਨ ਮੁਸ਼ਕਲ ਬੁਰੀ ਇਸ਼ਕ ਦੀ ਫਾਹੀ 
(16412= 28 ਮਾਤਰਾ) 
55 $$ 5 | 55 $$ $1111 5 
ਆਹੀਂ`ਮਾਰੇ ਤੇ ਗ਼ਮ ਖਾਵੇ ਪੀਵੇ ਖੂਨ ਜਿਗਰ ਦਾ। 
(16-12= 28 ਮਾਤਰਾ) 


65 81166 1611 ॥1 6$ 
ਰੋਵੇ ਪੀੜ ਕਰੇ ਦਿਲ ਘਾਇਲ ਜ਼ਖ਼ਮੀ ਵਸਲ ਹਿਜ਼ਰ ਦਾ। 


(16-12= 28 ਮਾਤਰਾ) 
(ਸੋਹਣੀ ਮਹੀਵਾਲ) 
(ਅ) | ॥6$। |$ $1$ $। 161 1$5 
ਥਲ ਵਿੱਚ ਗੋਰ ਸੌਸੀ ਦੀ ਕਰਕੇ, ਵਾਂਗ ਯਤੀਮ ਨਿਮਾਣੇ। 
(16-12= 28 ਮਾਤਰਾ) 


113 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


|| 1166 || $1 1158 $$ $1168$ 


ਗਲ ਖਫ਼ਨੀ ਸਿਰ ਪਾਇ ਬਰਹਿਨਾ, ਬੈਠਾ ਗੋਰ ਸਿਰਾਣੇ। 
(16412= 28 ਮਾਤਰਾ) 
| | $। 65 ॥ 65 51 |8। । $$ 


ਇੱਕ ਗੱਲ ਜਾਣ ਲਈ ਜਗ ਫ਼ਾਨੀ, ਹੋਰ ਕਲਾਮ ਨ ਜਾਣੇ। 
(16-12= 28 ਮਾਤਰਾ) 

61 5। 55 55॥॥ $। |8$ 

ਹਾਸ਼ਮ ਖ਼ਾਸ ਫਕੀਰੀ ਏਹੋ, ਪਰ ਇਹ ਕੌਣ ਪਛਾਣੇ। 
(1612= 28 ਮਾਤਰਾ) 


(ਸੋਸੀ-ਹਾਸ਼ਮ) 
੧੧ 0 
ਬਤ ਛਦ 
ਲੱਛਣ 
ਬੈਂਤ ਅਤੇ ਬੈਂਤ ਇਹ ਦੋਵੇਂ ਰੁਪ ਪ੍ਚਲਿਤ ਹਨ। ਬੈਂਤ ਅਰਬੀ ਭਾਸ਼ਾ ਤੋਂ 


ਆਇਆ ਹੈ। ਦੋ ਤੁਕਾਂ ਦਾ ਮਾਤਰਿਕ ਛੇਦ ਹੋਣ ਕਾਰਨ ਇਹ ਲੈਮੀ ਰਚਨਾ ਲਈ 
ਬੜਾ ਉਚਿਤ ਮਨਿਆ ਜਾਂਦਾ ਰਿਹਾ ਹੈ। ਪਰ ਹੁਣ ਲੈਮੇ-ਲੈਮੇ ਬੈਂਤ ਪੰਜਾਬੀ ਵਿੱਚ 
ਲਿਖੇ ਮਿਲਦੇ ਹਨ। ਬੈਂਤ ਦੀਆਂ ਕਈ ਕਿਸਮਾਂ ਹਨ 4 ਤੁਕਾਂ ਤੋਂ ਲੈ ਕੇ 20-22 
ਤੁਕਾਂ ਤੌਕ ਬੈਂਤ ਦੀ ਲੈਬਾਈ ਵੇਖੀ ਜਾਂਦੀ ਹੈ। ਹਰ ਤੁਕ ਵਿੰਚ 40 ਮਾਤਰਾ ਹੁਦੀਆਂ 
ਹਨ ਅਤੇ ਬਿਸਰਾਮ 20-20 ਤੇ ਹੁੰਦਾ ਹੈ ਪਰ ਕਈ ਵਾਰ 19 ਜਾਂ 21 ਮਾਤਰਾ 'ਤੇ 
ਵੀ ਬਿਸਰਾਮ ਹੋ ਜਾਂਦਾ ਹੈ। ਆਮ ਤੌਰ 'ਤੇ ਬੈਂਤ ਵਿੱਚ ਚਾਰ ਤੁਕਾਂ ਦਾ ਹੀ ਵਿਧਾਨ 
ਹੈ ਹਰ ਤੁਕ ਦੇ ਅੰਤ ਵਿੱਚ ਤੁਕਾਂਤ ਮੇਲ ਹੁੰਦਾ ਹੈ। ਅਹਿਮਦ, ਮੁਕਬਲ ਤੇ ਵਾਰਸ ਦਾ 
ਇਸ ਛੇਦ ਰਚਨਾ ਵਿੱਚ ਵਿਸ਼ੇਸ਼ ਸਥਾਨ ਹੈ। 

ਉਦਾਹਰਨ : 


(ਉ) 5161 6$ 6516 651 8$6 
ਰੱਬ ਰੱਬ ਤਾਂ ਆਖਦਾ ਜੱਗ ਸਾਰਾ, 


114 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


6 $15 $ । $$ 1$$ 

ਕਿਨੇ ਰੱਬ ਦੀ ਮੂਲ ਨਾ ਸਾਰ ਲੀਤੀ। (20-20= 40 ਮਾਤਰਾ) 
6 515 615 515 $ 

15 ॥। $ 5$1$ 51 5$ 

ਕਿਨੇ ਨਗਨ ਹੀ ਧਾਰਨਾ ਧਾਰ ਲੀਤੀ। (20-20= 40 ਮਾਤਰਾ) 
(ਪਿੰਗਲ ਤੇ ਅਰੂਜ, ਜੋਰਿੰਦਰ ਸਿੰਘ ਦੁਆਰਾ ਉਧਰਿਤ) 


(ਅ) ।5$15$511$ 1515 $ 
ਰਲੇ ਦਿਲਾਂ ਨੂੰ ਜਿਹੜੇ ਵਿਛੋੜਦੇ ਨੀ, 
16 1618 |15$ |6$ $ 
ਬੁਰੀ ਬਣੇਗੀ ਤਿਨਾਂ ਹਤਿਆਰਿਆਂ ਨੂੰ (20-20= 40 ਮਾਤਰਾ) 
॥॥॥$॥॥ ॥॥$। ॥$ 
ਨਿੱਤ ਹਿਰਸ ਦੇ ਫਿਕਰ ਵਿੱਚ ਗਲਤਾਨ ਰਹਿੰਦੇ, 
51 515 51 55815 $ 
ਏਹ ਸ਼ਾਮਤਾਂ ਰਬ ਦੇ ਮਾਰਿਆਂ ਨੂੰ। (21-20= 41 ਮਾਤਰਾ) 


(ਵਾਰਸ ਸ਼ਾਹ) 
(ਏ) 65 8515 1551 $ $ 
ਰਾਂਝਾ ਆਖਦਾ ਛੜਾ ਛੜਾਕ ਹਾਂ ਮੈਂ, 


15 515 51 $ 51 55 
ਨਹੀਂ ਜੀਉਂਦਾ, ਮਾਉਂ ਤੇ ਬਾਪ ਮੇਰਾ। (20-20= 40 ਮਾਤਰਾ) 
16 5515 51 $6$1 55 


115 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਤੁਸਾਂ ਤੁਂਠਿਆਂ ਹੋਇ ਜੀ ਕੈਮ ਮੇਰਾ 

[6 $15$ 518 $1 5$ 

ਤੁਸਾਂ ਤੌਠਿਆਂ ਉੱਤਰੇ ਪਾਪ ਮੋਰਾ। (20-20= 40 ਮਾਤਰਾ) 

(ਮੁਕਬਲ) 

ਔਖੇ ਸ਼ਬਦਾਂ ਦੇ ਅਰਥ - 
ਲਘੂ- ਛੋਟੀ । ਗੁਰੂ- ਵੱਡੀ । ਫਿਰਾਕ- ਵਿਛੋੜਾ, ਵਿਯੋਗ, ਜੁਦਾਈ। ਕਚਰਕ- ਕਦੋਂ 
ਤੌਕ, ਕਿਨੇ ਵਕਤ ਤੌਕ ।ਸਪਤ ਸਿੰਗ- ਹਿਮਾਲਯ ਦੀ ਧਾਰਾ ਵਿਚ ਬਦਰੀ ਨਾਰਾਇਣ 
ਦੇ ਕੋਲ, ਹੇਮ ਕੁੰਟ ਦੇ ਨੇੜੇ ਇੱਕ ਸੌਤ ਚੋਟੀਆਂ ਵਾਲਾ ਪਹਾੜ। ਘਾਇਲ 
- ਜ਼ਖ਼ਮੀ, ਫੋਟੜ । ਖਫਨੀ - ਖੱਫ਼ਨ ਨਾਲ ਸੈਬਧਿਤ। ਗ਼ਲਤਾਨ- ਫਸਿਆ ਹੋਇਆ, 
ਰੁਝਿਆ ਹੋਇਆ। 


ਅਭਿਆਸ 
(ਉ) ਖ਼ਾਲੀ ਸਥਾਨ ਭਰੋ- 
1. ______ ਬਾਝ ਕਵੀਸ਼ਰੀ ਗੀਤਾ ਬਾਝ ਗਿਆਨ। 
2. ਕਵਿਤਾ ਵਿੱਚ ਭਾਸ਼ਾਈ ਧੁਨੀਆਂ ਦਾ ਨੇਮ-ਬੋਧ ਸਗਠਨ 
ਅਖਵਾਉਂਦਾ ਹੈ। 
3. ਤੁਕ ਦੇ ਅੰਗ ਨੂੰ ਕਿਹਾ ਜਾਂਦਾ ਹੈ। 
4. ਕੋਰੜਾ ਇੱਕ ਛੇਦ ਹੈ। 
5. ਚੌਪਈ ਦਾ ਅਰਥ ਹੈ ਚਰਨਾ ਵਾਲਾ ਛੇਦ। 
(ਅ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ- 
1. ਪਿੰਗਲ ਰਿਸ਼ੀ ਦੇ ਗ੍ਰਥ ਦਾ ਨਾਂ ਦੌਸੋ। 
2. ਮਾਤਰਾ ਕਿਨੇ ਕਿਸਮ ਦੀਆਂ ਹੁੰਦੀਆਂ ਹਨ? ਉਹਨਾਂ ਦੇ ਨਾਂ ਵੀ 
ਲਿਖੋ। 
3. ਲਘੂ ਵਰਨ ਕਿੰਨੀਆਂ ਮਾਤਰਾਵਾਂ ਦੇ ਬਰਾਬਰ ਮੰਨਿਆ ਜਾਂਦਾ ਹੈ? 


116 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


4. ਦੋਹਰਾ ਛੋਦ ਵਿੱਚ ਕਿਨੀਆਂ ਮਾਤਰਾਵਾਂ ਹੁਦੀਆਂ ਹਨ? 

5. ਤੁਹਾਡੇ ਪਾਠ-ਕ੍ਮ ਵਿਚ 28 ਮਾਤਰਾਵਾਂ (16-12) ਵਾਲਾ ਕਿਹੜਾ 
ਛੇਦ ਦਰਜ ਹੈ? 

(ਏ) ਵਿਸਤਾਰ ਸਹਿਤ ਉੱਤਰ ਦਿਓ- 

1. ਛਦ ਤੋਂ ਕੀ ਭਾਵ ਹੈ? ਇਸ ਦੇ ਸਰੂਪ ਤੇ ਲੌਛਣਾਂ ਬਾਰੇ ਚਰਚਾ ਕਰੋ। 

2. ਦੋਹਰਾ ਕੀ ਹੁੰਦਾ ਹੈ? ਇਸ ਦੇ ਲੌਛਣ ਲਿਖ ਕੇ ਦੋਹਰਾ ਛੇਦ ਦਾ 
ਉਦਾਹਰਨ ਪੇਸ਼ ਕਰੋ। 

3. ਚੌਪਈ ਛੋਦ ਦੀ ਪਰਿਭਾਸ਼ਾ ਤੇ ਲੋਛਣ ਦੇ ਕੇ ਪੰਜਾਬੀ ਕਵਿਤਾ ਵਿੱਚੋਂ 
ਉਦਾਹਰਨ ਲਿਖੋ। 

4. ਹੇਠ ਲਿਖੇ ਛੇਦਾਂ ਦੇ ਲੋਛਣ ਤੇ ਉਦਾਹਰਨ ਲਿਖੋ: 
ਬੈਂਤ, ਕਬਿਤ, ਕੋਰੜਾ, ਦਵਈਆ। 

5. ਹੇਠ ਲਿਖੇ ਉਦਾਹਰਨਾਂ ਵਿੱਚ ਬੈਂਤ, ਕਬਿੱਤ,ਕੋਰੜਾ ਤੇ ਦਵਈਆ 
ਛੇਦ ਹੈ। ਇਹਨਾਂ ਉਦਾਹਰਨਾਂ ਦੇ ਛੇਦਾਂ ਦੀ ਪਛਾਣ ਕਰੋ ਤੇ ਉਹਨਾਂ 
ਦੇ ਲੋਛਣ ਵੀ ਲਿਖੋ:- 

(ਉ) “ ਖਾਤਰ ਇਸ਼ਕ ਗਏ-ਰਲ ਮਿੱਟੀ ਸੂਰਤ ਹੁਸਨ ਜਵਾਨੀ 
ਹਾਸ਼ਮ ਇਸ਼ਕ ਕਮਾਲ ਸੋਸੀ ਦਾ ਜੋਗ ਵਿੱਚ ਰਹੂ ਕਹਾਣੀ।” 
(ਅ) “ ਹਾਣੀਆਂ ਦੀ ਢਾਣੀ ਵਿੱਚ ਲਾੜਾ ਸੋਜਦਾ। 
ਬੋਘ,ਬੋਘ ਬੋਲੇ ਬੋਗਾ ਸ਼ੇਰ ਗੌਜਦਾ। 
ਹੀਰੇ ਨੂੰ ਅਰਕ ਨਾਲ ਹੁਜਾਂ ਮਾਰਦਾ। 
ਸੈਨਤਾਂ ਦੇ ਨਾਲ ਰਾਮੇ ਨੂੰ ਵਗਾਰਦਾ।” 
(ਏ) ਨਾਥਾਂ ਜਿਉਂਦਿਆਂ ਮਰਨ ਹੈ ਖਰਾ ਔਖਾ 
ਸਾਥੋਂ ਇਹ ਨਾ ਵਾਅਦੇ ਹੋਵਣੇ ਨੀ। 
ਅਸੀਂ ਜੌਟ ਹਾਂ ਨਾੜੀਆਂ ਕਰਨ ਵਾਲੋਂ। 
ਅਸਾਂ ਕਚਕੜੇ ਨਹੀਂ ਪਰੋਵਣੇ ਨੀ। 


117 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅਸੀਂ ਕੈਨ ਪੜਾਇ ਖੁਆਰ ਹੋਏ। 
ਸਾਥੋਂ ਨਹੀਂ ਹੋਂਦੇ ਐਡੇ ਰੋਵਣੇ ਨੀ। 
ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ। 
ਅਸਾਂ ਢੋੌਗੇ ਹੀ ਅੰਤ ਨੂੰ ਜੋਵਣੇ ਨੀ। 

(ਸ) ਭਾਈਆਂ ਬਗ਼ੈਰ ਕੋਈ ਪੈਰ ਨਾ ਧਰਨ ਦੇਵੇ, 
ਭਾਈ ਉਠ ਜਾਣ ਭੌਜ ਪੈਂਦੀਆਂ ਜੇ ਬਾਹਾਂ ਉਇ। 
ਭਾਈਆਂ ਬਗ਼ੈਰ ਲੋਕ ਸੌਥ ਵਿੱਚ ਦੇਣ ਗਾਲੀ, 
ਭਾਈ ਹੁੰਦੇ ਪਾਸ ਲੱਖ ਹੁਦੀਆਂ ਪਨਾਹਾਂ ਉਇ। 
ਭਾਈ ਉਠ ਜਾਣ ਤਾਂ ਜਹਾਨ ਵਿੱਚ ਸਵ ਹੋਵੇ, 
ਭਾਈ ਹੁੰਦੇ ਪਾਸ ਲੌਖ ਹੁਦੀਆਂ ਸਲਾਹਾਂ ਉਇ। 
ਬਾਂਹ ਫੜ ਰਾਂਝੇ ਨੂੰ ਪੁਕਾਰਨ ਪ੍ਰੇਮ ਨਾਲ, 
ਚਲ ਭਗਵਾਨ ਸਿਘ ਉਠ ਕੇ ਪਿਛਾਂਹਾਂ ਉਇ। 


118 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਲੱਛਣ ਤੇ ਸਰੂਪ 

ਅਲੈਕਾਰ ਕਵਿਤਾ ਦੇ ਗਹਿਣੇ ਹਨ। ਜਿਵੇਂ ਆਦਮੀ ਆਪਣੇ ਸਰੀਰ ਨੂੰ 
ਸੋਹਣਾ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਤਰ੍ਹਾਂ ਦੇ ਗਹਿਣੇ ਪਹਿਨਦਾ ਹੈ ਅਤੇ 
ਆਪਣੇ ਆਪ ਨੂੰ ਸਜਾਉਂਦਾ ਹੈ, ਉਸੇ ਤਰ੍ਹਾਂ ਕਵੀ ਵੀ ਆਪਣੀਆਂ ਕਵਿਤਾਵਾਂ ਨੂੰ 
ਵਧੇਰੇ ਸੁਹਜਮਈ ਤੇ ਪ੍ਭਾਵਜਨਕ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਜਾਵਟੀ 
ਜੁਗਤਾਂ ਵਰਤਦਾ ਹੈ। ਕਵੀ ਤੇ ਸਾਹਿਤਕਾਰ ਦੀਆਂ ਇਹਨਾਂ ਸੁਹਜਾਤਮਿਕ ਜੁਗਤਾਂ 
ਨੂੰ ਹੀ ਆਮ ਤੌਰ 'ਤੇ ਅਲੈਕਾਰ ਕਿਹਾ ਜਾਂਦਾ ਹੈ। 


ਅਲੈਕਾਰ ਦਾ ਅੱਖਰੀ ਅਰਥ ਹੀ ਗਹਿਣੇ, ਜ਼ੇਵਰ, ਭੁਸ਼ਣ , ਟੇਬਾਂ, ਸਜਾਵਟ, 
ਸੁਹਜ-ਸ਼ਿਗਾਰ ਆਦਿ ਹਨ। ਅਲੰਕਾਰ, ਇਹ ਨਾਂ ਹੀ ਇਸ ਕਰਕੇ ਪਿਆ ਹੈ ਕਿ 
ਇਸ ਦਾ ਕੈਮ ਤੇ ਇਸ ਦਾ ਮਨੋਰਥ ਹੀ ਸਾਜ-ਸਜਾਵਟ ਹੈ। ਪਰ ਇਹ ਚੇਤੇ ਰੌਖਣ 
ਵਾਲੀ ਗੌਲ ਹੈ ਕਿ ਅਲੈਕਾਰਾਂ ਦੀ ਸਾਜ-ਸਜਾਵਟ ਕਵਿਤਾ ਉੱਤੇ ਭਾਰੁ ਨਹੀਂ ਹੋਣੀ 
ਚਾਹੀਦੀ ਸਗੋਂ ਕਵਿਤਾ ਦੇ ਭਾਵ ਤੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀ ਹੋਣੀ 
ਚਾਹੀਦੀ ਹੈ। 

ਕਵੀ ਆਪਣੀਆਂ ਕਾਵਿ-ਕਿਰਤਾਂ ਵਿੱਚ ਅੱਖਰਾਂ , ਵਰਨਾਂ , ਸ਼ਬਦਾਂ , ਵਾਕਾਂ 
ਤੇ ਮੁਹਾਵਰਿਆਂ ਨੂੰ ਇਸ ਤਰਾਂ ਬੀੜਦਾ ਤੇ ਜੋੜਦਾ ਹੈ ਕਿ ਉਹਨਾਂ ਦੇ ਜੋੜ-ਸੈਜੋਗ 
ਤੋਂ ਨਵੇਕਲਾ ਚਮਤਕਾਰੀ ਸੁਹਜ ਉੱਭਰਦਾ ਹੈ। ਇਹ ਚਮਤਕਾਰੀ ਸੁਹਜ ਹੀ ਅਲੈਕਾਰ 
ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਈ ਵਾਰ ਕਵੀ ਅਰਥਾਂ ਦੇ ਪੱਧਰ ਤੇ ਵੀ ਬੜੀ 
ਅਨੋਖੀ ਗੱਲ ਕਰ ਜਾਂਦਾ ਹੈ ਅਤੇ ਉਸ ਦੇ ਅਰਥ ਵੀ ਚਮਤਕਾਰੀ ਸੁਹਜ ਪੈਦਾ ਕਰ 
ਜਾਂਦੇ ਹਨ, ਜਿਨਾਂ ਨੂੰ ਸੁਣ ਕੇ, ਸਮਝ ਕੇ ਪਾਠਕ ਤੇ ਸਰੋਤੇ ਝੂਮ ਉੱਠਦੇ ਹਨ ਅਤੇ 
“ਵਾਹ ਵਾਹ” ਕਰਨ ਲੋਗ ਪੈਂਦੇ ਹਨ। ਅਜਿਹੀਆਂ ਸਾਰੀਆਂ ਕਲਾ-ਜੁਗਤਾਂ ਅਤੇ 
ਸੁਹਜ-ਵਿਧੀਆਂ ਨੂੰ ਵਿਦਵਾਨਾਂ ਨੇ “ਅਲੰਕਾਰ” ਦਾ ਨਾਂ ਦਿੱਤਾ ਹੈ। 

ਇਸ ਤਰ੍ਹਾਂ ਕਵੀ ਆਪਣੀਆਂ ਕਵਿਤਾਵਾਂ ਵਿੱਚ, ਧੁਨੀਆਂ, ਸ਼ਬਦਾਂ, 
ਵਾਕਾਂ , ਮੁਹਾਵਰਿਆਂ ਅਤੇ ਸ਼ਬਦ ਅਰਥਾਂ ਦੀ ਵਿਲੋਖਣ ਵਰਤੋਂ ਕਰਕੇ ਕਈ ਤਰ੍ਹਾਂ ਦੇ 
ਅਲੈਕਾਰ ਪੈਦਾ ਕਰਦੇ ਹਨ। ਅਲੰਕਾਰ ਸੈਬਧੀ ਸਾਰੀ ਚਰਚਾ ਨੂੰ ਅਸੀਂ ਇੱਕ-ਦੋ 
ਢੁਕਵੀਆਂ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਸ਼ ਕਰਦੇ ਹਾਂ। ਪੰਜਾਬੀ ਦੇ ਮਸ਼ਹੂਰ 
ਕਵੀ ਪ੍ਰੈ. ਮੋਹਨ ਸਿਘ ਦੀ ਗਜ਼ਲ ਦਾ ਬਦ ਹੈ - 


119 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


“ ਚਿੱਟੇ ਚਾਨਣ ਦਾ ਦੁੱਧ ਡੁਲਿਆ 
ਤੇ ਮਟਕੀ ਭੌਜੀ ਹਨੇਰੇ ਦੀ। 
ਕੋਈ ਗੌਲ ਕਰ ਨਵੇਂ ਸਵੇਰੇ ਦੀ। ” 
ਇਸ ਕਾਵਿ-ਬੰਦ ਵਿੱਚ ਬਹੁਤ ਸੋਹਣੇ ਅਲੈਕਾਰ ਹਨ। ਏਥੇ ਕਵੀ ਨੇ ਚਿੱਟੇ 
ਚਾਨਣ ਨੂੰ ਦੁੱਧ ਬਣਾਇਆ ਹੈ ਅਤੇ ਹਨੌਰੇ ਨੂੰ ਮਟਕੀ ਬਣਾਇਆ ਹੈ। ਕਵੀ 
ਆਖਦਾ ਹੈ ਕਿ ਜਦੋਂ ਹਨੇਰੇ ਦੀ ਮਟਕੀ ਟੌਟ ਗਈ ਤਾਂ ਵਿੱਚੋਂ ਚਾਨਣ ਦਾ ਦੁੱਧ ਡੁੱਲ੍ਹ 
ਗਿਆ। ਭਾਵ ਇਹ ਹੈ ਕਿ ਮਨੁਖ ਅਗਿਆਨ ਦੇ ਹਨੇਰੇ ਵਿੱਚੋਂ ਨਿਕਲ ਕੇ ਗਿਆਨ 
ਦੇ ਚਾਨਣ ਵਿੱਚ ਆਇਆ ਹੈ। ਹੁਣ ਗਿਆਨ ਦਾ ਨਵਾਂ ਸਵੇਰਾ ਆ ਗਿਆ ਹੈ। 
ਚਾਨਣ ਤੇ ਦੁੱਧ ਦਾ ਰਗ ਚਿੱਟਾ ਹੈ ਅਤੇ ਹਨੇਰੇ ਤੇ ਮਟਕੀ ਦਾ ਰਗ ਕਾਲਾ ਹੈ। ਇਹ 
ਦੋਵੇਂ ਆਪਸ ਵਿੱਚ ਮਿਲਦੇ ਹਨ। ਇਸ ਲਈ ਕਵੀ ਨੇ ਚਾਨਣ ਤੇ ਹਨੇਰੇ ਦੀ ਗਲ 
ਕਰਨ ਲਈ ਦੁੱਧ ਤੇ ਮਟਕੀ ਦੀ ਉਪਮਾ ਪੇਸ਼ ਕੀਤੀ ਹੈ। ਦੋਂਹਾਂ ਵਿੱਚ ਇਕਰੁਪਤਾ 
ਹੋਣ ਕਰਕੇ ਇਹ 'ਰੁਪਕ” ਅਲੈਕਾਰ ਬਣਦਾ ਹੈ। ਏਸੇ ਤਰ੍ਹਾਂ ਮੋਹਨ ਸਿਘ ਦੀ ਇੱਕ ਹੋਰ 
ਕਵਿਤਾ “ਆਵਾਜ਼ਾਂ” ਕਾਵਿ ਸੈਗੁਹਿ ਵਿੱਚ 'ਸਵੇਰ” ਹੈ, ਜਿਸ ਦਾ ਮਸ਼ਹੂਰ ਬਦ ਹੈ:- 


ਲੋਪ ਹੋ ਗਈ ਚਨ ਦੀ ਦਾਤੀ 
ਵਾਢੀ ਕਰਕੇ ਨੇਰ੍ਹੇ ਦੀ। 
ਪੂਰਬ ਦੀ ਨਿਰਮਲ ਨੈ ਉੱਤੇ 
ਕੇਸਰ-ਤੁਰੀਆਂ ਤਰੀਆਂ ਨੇ। 


ਏਥੇ ਕਵੀ ਨੇ ਚੈਨ ਨੂੰ ਦਾਤਰੀ, ਹਨੇਰੇ ਨੂੰ ਫ਼ਸਲ ਅਤੇ ਪੂਰਬ ਦਿਸ਼ਾ ਨੂੰ 
ਨੈਂ(ਨਦੀ) ਬਣਾਇਆ ਹੈ। ਚੰਨ ਨੂੰ ਦਾਤਰੀ ਨਾਲ ਹਮ-ਸ਼ਕਲ ਮੰਨ ਕੇ ਇੱਕ ਰੂਪ ਤੇ 
ਅਭੇਦ ਕਰ ਦਿੱਤਾ ਹੈ। ਦਾਤਰੀ ਦਾ ਕੈਮ ਵੌਢਣਾ ਹੈ। ਏਥੇ ਚਨ ਦੀ ਦਾਤਰੀ ਹਨੇਰੇ 
ਦੀ ਫ਼ਸਲ ਨੂੰ ਵੱਢ ਰਹੀ ਹੈ। ਅਰਥਾਤ ਹਨੇਰਾ ਖ਼ਤਮ ਹੋਇਆ ਹੈ ਅਤੇ ਚੜਦੇ ਵਾਲੇ 
ਪਾਸੇ ਪੁਰਬ ਵਿੱਚ ਪਹੁਫੋਂਟੀ ਦਾ ਉਜਾਲਾ ਚਮਕ ਰਿਹਾ ਹੈ। ਕਵੀ ਦੱਸਣਾ ਚਾਹੁੰਦਾ ਹੈ 
ਕਿ ਸਵੇਰਾ ਹੋ ਰਿਹਾ ਹੈ ਪਰ ਇਸ ਨਿੱਕੀ ਜਿਹੀ ਗੌਲ ਨੂੰ ਕਵੀ ਨੇ ਅਲੰਕਾਰਾਂ ਦੀਆਂ 
ਜੁਗਤਾਂ ਨਾਲ਼ ਕਿਨਾ ਸੁਹਜਮਈ ਬਣਾ ਦਿੱਤਾ ਹੈ। ਏਥੇ ਰੁਪਕ ਅਲੰਕਾਰ ਹਨ। 
ਇਹਨਾਂ ਉਪਰੋਕਤ ਉਦਾਹਰਨਾਂ ਤੋਂ ਸਾਫ਼ ਪਤਾ ਲੋਂਗਦਾ ਹੈ ਕਿ ਕਵਿਤਾ ਵਿੱਚ 
ਸਦਰ, ਰੋਚਕ ਤੇ ਮਨਪਸੈਦ ਬਣ ਜਾਂਦੀ ਹੈ। 
120 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਭਾਰਤ ਦੇ ਵਿਦਵਾਨਾਂ ਨੇ ਅਲੈਕਾਰ ਨੂੰ ਕਵਿਤਾ ਦਾ ਇੱਕ ਜ਼ਰੂਰੀ ਤੌਤ 
ਮਨਿਆ ਹੈ। ਅਲੈਕਾਰ ਦੇ ਸਿਧਾਂਤ ਉੱਤੇ ਪਿਛਲੇ ਡੇਢ-ਦੋ ਹਜ਼ਾਰ ਸਾਲਾਂ ਤੋਂ 
ਵਿਚਾਰ ਹੁਦਾ ਆਇਆ ਹੈ। ਅਲੰਕਾਰਾਂ ਦਾ ਸਭ ਤੋਂ ਪਹਿਲਾਂ ਵਿਚਾਰ ਕਰਨ ਵਾਲੇਂ 
ਆਚਾਰੀਆ ਭਰਤਮੁਨੀ ਹਨ, ਜਿਨ੍ਹਾਂ ਦਾ ਲਿਖਿਆ ਗੁਥ “ਨਾਟ ਸ਼ਾਸਤ੍” ਬਹੁਤ 
ਮਸ਼ਹੂਰ ਹੈ। ਹੋਰ ਵੀ ਅਨੇਕ ਵਿਦਵਾਨ ਹੋਏ ਹਨ ਜਿਨ੍ਹਾਂ ਨੇ “ਅਲੈਕਾਰ ਕੀ ਹੈ”, 
ਇਸ ਨੰ ਦੌਸਣ ਤੇ ਉਪਰਾਲੇ ਕੀਤੇ ਹਨ ਪਰ ਲੈਮੀਆਂ ਬਹਿਸਾਂ ਦਾ ਨਿਚੋੜ ਇਹੋ 
ਮਿਲਦਾ ਹੈ ਕਿ - 

“ਅਲੈਕਾਰ ਕਾਵਿ-ਕਲਾ ਦਾ ਅਨੋਖਾ ਤੇ ਨਿਰਾਲਾ ਢੇਗ ਹੈ ਜੋ ਕਵੀ ਦੇ 
ਬੋਲਾਂ ਤੇ ਸ਼ਬਦਾਂ ਵਿੱਚ ਅਦਭੁਤ ਚਮਤਕਾਰ ਪੈਦਾ ਕਰਕੇ ਕਵਿਤਾ ਦੇ ਸੁਹਜ ਵਿੰਚ 
ਵਾਧਾ ਕਰਦਾ ਹੈ।” 

ਇਸ ਤਰ੍ਹਾਂ ਅਲੈਕਾਰ ਕਵਿਤਾ ਵਿੱਚ ਕਈ ਤਰ੍ਹਾਂ ਦੇ ਕੈਮ ਕਰਦੇ ਹਨ, 
ਉਹਨਾਂ ਦੇ ਕਈ ਮੰਤਵ ਹਨ : 

# ਅਲੈਕਾਰ ਕਾਵਿ ਦੀ ਸੁਹਜ ਤੇ ਸ਼ੋਭਾ ਵਧਾਉਂਦੇ ਹਨ। 
ਅਲੰਕਾਰ ਕਾਵਿ ਨੂੰ ਚਮਤਕਾਰੀ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। 
ਅਲੰਕਾਰ ਅਰਥਾਂ ਵਿੱਚ ਸਪਸ਼ਟਤਾ ਪੈਦਾ ਕਰਦੇ ਹਨ। 
ਅਲੰਕਾਰ ਕਵਿਤਾ ਨੂੰ ਸੁਆਦਲਾ ਬਣਾਉਂਦੇ ਹਨ। 

ਅਲੈਕਾਰ ਬੇਅਤ ਹਨ ਕਿਉਂਕਿ ਅਲੈਕਾਰ ਕਵੀ ਦੇ ਕਟਾਖ, ਵਿਅੰਗ ਤੇ 
ਅਦਾ ਕਰਨ ਦੇ ਕਥਨ-ਢੈਗ ਹੀ ਹਨ। ਕਵੀ ਆਪਣੀ ਅਨੌਖੀ ਕਲਪਨਾ ਤੇਂ 
ਕਰਦਾ ਹੈ। ਇਹਨਾਂ ਅਲੈਕਾਰਿਕ ਜੁਗਤਾਂ ਨਾਲ ਸੁਹਿਰਦ ਪਾਠਕ ਤੋ ਸੌਤੇ ਨੂੰ ਕੋਈ 
ਅਨੰਦਮਈ ਚਟਖਾਰਾ ਮਿਲਦਾ ਹੈ। ਇਸ ਲਈ ਅਲੰਕਾਰ ਰਮਜ਼ਾਂ 'ਤੇ ਸੈਨਤਾਂ ਵਾਂਗ 
ਪ੍ਰਤੀਤ ਹੁੰਦੇ ਹਨ। ਕਵੀ ਇਹਨਾਂ ਦਾ ਕਵਿਤਾ ਵਿੱਚ ਪ੍ਰਤੌਖ ਤੌਰ 'ਤੇ ਕੋਈ ਵਰਨਣ 
ਨਹੀਂ ਕਰਦਾ। ਕਵਿਤਾ ਦੀ ਰਚਨਾ ਕਰਨ ਤੋਂ' ਪਿੱਛੋਂ ਆਲੋਚਕ ਤੇ ਪਾਠਕ ਹੀ 
ਕਵਿਤਾਵਾਂ ਵਿੱਚੋਂ ਅਲੰਕਾਰਾਂ ਦੀ ਢੂਡ ਤੇ ਪਛਾਣ ਕਰਨ ਲਈ ਯਤਨਸ਼ੀਲ ਹੁੰਦੇ 
ਹਨ। ਅਲੈਕਾਰਾਂ ਨੂੰ ਤਿਨ ਵਰਗਾਂ ਵਿੱਚ ਵੇਡਿਆ ਹੈ :- 

1. ਸ਼ਬਦ-ਅਲੈਕਾਰ (ਪਹਿਲਾ ਵਰਗ) 

2. ਅਰਥ-ਅਲੈਕਾਰ (ਦੂਜਾ ਵਰਗ) 


3. ਸ਼ਬਦਾਰਥ-ਅਲੈਕਾਰ (ਤੀਜਾ ਵਰਗ) 


121 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅਲੈਕਾਰਾਂ ਦੇ ਘੇਰੇ ਵਿਚ ਆਉਂਦਾ ਹੈ। ਜਿਹੜੇ ਸ਼ਬਦ ਜਾਂ ਸ਼ਬਦਾਂ ਦੀ ਸਹਾਇਤਾ 
ਨਾਲ ਜੋ ਅਲੈਕਾਰ ਪ੍ਰਤੀਤ ਹੁੰਦਾ ਹੈ, ਜੇਕਰ ਉਸ ਸ਼ਬਦ ਜਾਂ ਟੂਕ ਨੂੰ ਕਵਿਤਾ ਵਿੱਚੋਂ 
ਹਟਾ ਦੇਈਏ ਤਾਂ ਉਹ ਅਲੰਕਾਰ ਵੀ ਹਟ ਜਾਂਦਾ ਹੈ।ਸ਼ਬਦ ਨਿਰਭਰ ਹੋਣ ਕਰਕੇ ਉਹ 
ਸ਼ਬਦ ਅਲੰਕਾਰ ਹਨ।ਸ਼ਬਦ-ਅਲੰਕਾਰ ਕਈ ਤਰ੍ਹਾਂ ਦੇ ਹੁਦੇ ਹਨ। ਜਿਹੜੇ ਅਲੰਕਾਰ 
ਕਵਿਤਾ ਦੇ ਅਰਥਾਂ ਉੱਤੇ ਨਿਰਭਰ ਹੁਦੇ ਹਨ, ਉਹਨਾਂ ਨੂੰ ਅਰਥ-ਅਲੈਕਾਰ ਕਿਹਾ 
ਜਾਂਦਾ ਹੈ। ਅਰਥ-ਅਲੈਕਾਰਾਂ ਦੀਆਂ ਵੀ ਕਈ ਕਿਸਮਾਂ ਹਨ। ਜਿਹੜੇ ਸ਼ਬਦ ਤੇ 
ਅਰਥ ਦੋਂਹਾਂ 'ਤੇ ਨਿਰਭਰ ਹੁਦੇ ਹਨ, ਉਹਨਾਂ ਨੂੰ ਸ਼ਬਦਾਰਥ-ਅਲੰਕਾਰ ਕਿਹਾ ਜਾਂਦਾ 
ਹੈ। ਪਰ ਜ਼ਿਆਦਾ ਕਰਕੇ ਸ਼ਬਦ-ਅਲੈਕਾਰ ਤੇ ਅਰਥ-ਅਲੰਕਾਰ ਹੀ ਪ੍ਰਸਿਧ ਹਨ। 
ਹੁਣ ਅਸੀਂ ਮੁੱਖ-ਮੁੱਖ ਅਲੰਕਾਰਾਂ ਦੀਆਂ ਪਰਿਭਾਸ਼ਾਵਾਂ, ਲੋਛਣ ਤੇ 
ਉਦਾਹਰਨ ਦੇ ਕੇ ਉਹਨਾਂ ਨੂੰ ਖੇਲ ਕੇ ਸਮਝਾਉਣ ਦਾ ਯਤਨ ਕਰਦੇ ਹਾਂ। 
ਅਨੁਪਾਸ ਅਲੰਕਾਰ 
ਪਰਿਭਾਸ਼ਾ-- “ ਜਦ ਕਵਿਤਾ ਵਿੱਚ ਇੱਕੋ ਜਿਹੇ ਸਮਾਨ ਵਰਨਾਂ, ਔਖਰਾਂ ਜਾਂ ਸ਼ਬਦਾਂ 
ਦਾ ਵਾਰ-ਵਾਰ ਦੁਹਰਾਉ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ ਸੈਗੀਤਕ ਲੈਅ, ਵਜ਼ਨ 
ਤੇ ਤੋਲ ਪੈਦਾ ਹੋਵੇ, ਉਸ ਨੂੰ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ।” 
ਵਿਆਖਿਆ-- ਅਨੁਪ੍ਾਸ ਦਾ ਅਰਥ ਹੈ ਕਿ ਵਾਰ-ਵਾਰ ਦੁਹਰਾਉ। ਇਹ ਦੁਹਰਾਉ 
ਜਾਂ ਵਾਰ-ਵਾਰ ਵਰਤੋਂ ਅੱਖਰਾਂ ਦੀ, ਸ਼ਬਦਾਂ ਦੀ ਜਾਂ ਸ਼ਬਦਾਂਸ਼ਾਂ ਦੀ ਹੋ ਸਕਦੀ ਹੈ, 
ਸ਼ਰਤ ਇਹ ਹੈ ਕਿ ਇੱਕੋ ਤੁਕ, ਕਾਵਿ-ਪੰਗਤੀ ਜਾਂ ਕਾਵਿ-ਬੈਦ ਵਿੱਚ ਹੋਵੇ। 
ਉਦਾਹਰਨ 


ਫਿਰ ਜ਼ਿਦ ਦੀਵਾਨੀ ਝੋਲੀ ਝੋਲੀ। 
ਫਿਰ ਹੋਸ਼, ਬੋਹੋਸ਼, ਮਦਹੋਸ਼ ਹੋਈ, 
ਫਿਰ ਪਤ ਰੁਲੇਂਦੀ ਗਲੀ-ਗਲੀ 
(ਮੋਹਨ ਸਿਘ : ਆਵਾਜ਼ਾਂ) 
ਇਸ ਵਿੱਚ ਰੁਪ, ਸਰੂਪ, ਅਨੂਪ ਵਿੱਚ ਆਏ “ਊਪ” ਔਖਰ ਤਿਨ ਵਾਰ 


ਦੁਹਰਾਏ ਗਏ ਹਨ। ਇਸੇ ਤਰ੍ਹਾਂ ਹੋਸ਼, ਬੇਹੋਸ਼, ਮਦਹੋਸ਼ ਵਿੱਚ ਵੀ 'ਹੋਸ਼” ਸ਼ਬਦਾਂਸ਼ ਤਿਨ 
ਵਾਰ ਵਰਤਿਆ ਗਿਆ ਹੈ। ਇਸ ਦੁਹਰਾਉ ਨਾਲ ਇੱਕ ਸੈਗੀਤਕ ਲੈਅ ਪੈਦਾ ਹੁੰਦੀ 


122 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਹੈ। ਇਹ ਅਨੁਪ੍ਰਾਸ ਅਲੈਕਾਰ ਦਾ ਉਦਾਹਰਨ ਹੈ। ਅਨੁਪ੍ਾਸ ਇੱਕ ਸ਼ਬਦ ਅਲੰਕਾਰ 
ਹੈ ਜੋ ਸ਼ਬਦਾਂ ਦੇ ਪ੍ਰਯੋਗ 'ਤੇ ਨਿਰਭਰ ਹੈ। ਜੇਕਰ ਉਪਰੋਕਤ ਉਦਾਹਰਨ ਵਿੱਚ 'ਰੁਪ” 
ਦੀ ਥਾਂ ਸ਼ਕਲ” ਵਰਤ ਲਈਏ ਅਤੇ ਸਰੂਪ ਦੀ ਥਾਂ ਸੁਦਰ ਰੌਖ ਲਈਏ ਤਾਂ ਅਨੁਪ੍ਾਸ 
ਅਲੈਕਾਰ ਨਹੀਂ ਬਣ ਸਕੇਗਾ। ਇਸ ਲਈ ਖ਼ਾਸ ਸ਼ਬਦਾਂ ਦੀ ਵਰਤੋਂ ਕਰਕੇ ਅਨੁਪ੍ਰਾਸ 
ਅਲੰਕਾਰ ਪ੍ਰਗਟ ਹੁੰਦਾ ਹੈ। ਇਸ ਕਰਕੇ ਅਨੁਪ੍ਰਾਸ ਇੱਕ ਸ਼ਬਦ ਅਲੰਕਾਰ ਹੈ। 
ਅਨੁਪਾਸ, ਲਾਟ ਅਨੁਪ੍ਰਾਸ ਤੇ ਅੰਤ ਅਨੁਪ੍ਾਸ। 

ਅਨੁਪ੍ਰਾਸ ਅਲੰਕਾਰ ਦੇ ਕੁਝ ਹੋਰ ਉਦਾਹਰਨ- 

ਭਾਉ ਭਗਤਿ ਭਉ ਭੇਲ, ਸਾਧ ਸਰੇਸਿਆ। 

ਨਿੱਤ ਨਿੰਤ ਨਵਲ ਨਵੇਲ ਗੁਰਮੁਖ ਭੇਸਿਆ। (ਭਾਈ ਗੁਰਦਾਸ) 

ਜਾਂ 

ਪਾਗ਼ਲ ਖਾਨਾ ਸ਼ੋਰ ਬੁਣ ਰਿਹਾ। 

ਜਨ-ਜੈਗਲ ਵਿਰਲਾਪ ਕਰ ਰਿਹਾ। 

ਕੁਰਬਲ ਕੁਰਬਲ ਕੋਟ ਕਰੋੜਾਂ, 

ਕਿਰਮ ਆਪਣਾ ਕਰਮ ਕਰ ਰਹੇ। 

(ਸੁਰਜੀਤ ਪਾਤਰ, ਸਾਜ”) 

ਇਸ ਜਰਖੇਜ਼ ਜ਼ਮੀਨ ਦੇ ਲੂੰ-ਲੂੰ ਫੋਂਟਿਆ ਜ਼ਹਿਰ 

ਗਿੱਠ-ਗਿੱਠ ਚੜੀਆਂ ਲਾਲੀਆਂ, ਫੌਂਟ-ਫੋਟ ਚੜਿਆ ਕਹਿਰ। 

ਵਿਹੁ ਵਿਲਿੱਸੀ ਵਾ ਫਿਰ ਵਣ ਵਣ ਵੋਗੀ ਜਾ 

ਉਹਨੇ ਹਰ ਇੱਕ ਵਾਂਸ ਦੀ ਵੇਝਲੀ ਦਿੱਤੀ ਨਾਗ ਬਣਾ। 

ਅੰਮ੍ਰਿਤਾ ਪ੍ਰੀਤਮ-(ਵਾਰਸ ਸ਼ਾਹ) 
ਉਪਮਾ ਅਲੰਕਾਰ 

ਹੈ। ਪੰਜਾਬੀ ਵਿੱਚ ਉਪਮਾ ਦਾ ਆਮ ਅਰਥ ਜਸ, ਕੀਰਤੀ, ਵਡਿਆਈ, ਪ੍ਸੈਸਾ 
ਆਦਿ ਲਿਆ ਜਾਂਦਾ ਹੈ। ਪਰ ਅਲੰਕਾਰਾਂ ਦੇ ਪ੍ਸੈਗ ਵਿੱਚ “ਉਪਮਾ” ਤੋਂ ਇਹ ਆਮ 
ਅਰਥ ਨਹੀਂ ਲਿਆ ਜਾਂਦਾ। ਸਗੋਂ ਏਥੇ ਉਪਮਾ ਇੱਕ ਅਲੈਕਾਰ ਦਾ ਨਾਂ ਹੈ। ਅਸੀਂ 
ਕਵਿਤਾ ਅਤੇ ਕਵਿਤਾ ਤੋਂ ਬਾਹਰ ਵੀ ਆਮ ਗੱਲ-ਬਾਤ ਵਿੱਚ ਬਹੁਤ ਵਾਰ ਉਪਮਾ 


123 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅਲੰਕਾਰ ਵਾਲੋਂ ਵਾਕ ਜਾਂ ਤੁਕਾਂ ਬੋਲਦੇ ਰਹਿਦੇ ਹਾਂ। ਸਾਡੀ ਬੋਲੀ ਵਿੱਚ ਇਹ ਵਾਕ 
ਤਾਂ ਆਮ ਸੁਣਿਆ ਜਾਂਦਾ ਹੈ : 
“ ਉਸ ਦਾ ਮੁਖੜਾ ਚੈਦ ਵਰਗਾ ਸੋਹਣਾ ਹੈ ” 
ਇਹ ਉਪਮਾ ਅਲੰਕਾਰ ਹੈ। ਇਸ ਵਿੱਚ ਚਾਰ ਤੌਤ ਹਨ- 
1. ਮੁਖੜਾ 
2. ਚਦ 
3. ਸੋਹਣਾ 
4. ਵਰਗਾ। 
ਜਿੱਥੇ ਇਹ ਚਾਰ ਤੌਤ ਇੱਕਠੇ ਕਿਸੇ ਕਾਵਿ-ਟੋਟੇ ਵਿਚ ਹੋਣਗੇ। ਉੱਥੇ 
ਉਪਮਾ ਅਲੈਕਾਰ ਹੁੰਦਾ ਹੈ। ਵਿਦਵਾਨਾਂ ਨੇ ਇਹਨਾਂ ਚਾਰੇ ਤੌਤਾਂ ਦੇ ਇਹ ਨਾਂ ਰੌਖੇ 
ਹਨ-- 
1. ਉਪਮੇਯ (ਜਿਵੇਂ ਮੁਖੜਾ) ਉਹ ਚੀਜ਼ ਜਿਸ ਦੀ ਉਪਮਾ ਕੀਤੀ ਜਾਵੇ 
ਜਾਂ ਜਿਸ ਦੀ ਖ਼ਾਤਰ ਕਿਸੇ ਹੋਰ ਵਸਤੂ ਨਾਲ ਤੁਲਨਾ ਕੀਤੀ ਜਾਵੇ। 
2. ਉਪਮਾਨ (ਜਿਵੇਂ ਚੋਦ) ਉਹ ਵਸਤੂ ਜਿਸ ਨਾਲ ਉਪਮਾ ਦਿਖਾਈ 
ਜਾਵੇ। 
3. ਸਾਂਝਾ ਗੁਣ (ਜਿਵੇਂ ਸੋਹਣਾ), ਉਹ ਗੁਣ ਜੋ ਦੋਂਹਾਂ ਵਿਚ ਇੱਕੋ ਜਿਹਾ 
4. ਵਾਚਕ ਸ਼ਬਦ (ਜਿਵੇਂ ਵਰਗਾ, ਵਾਂਗੂ, ਤਰ੍ਹਾਂ, ਜਿਉਂ) ਉਹ ਸ਼ਬਦ ਜੋ 
ਇਸ ਉਪਮਾ ਜਾਂ ਤੁਲਨਾ ਨੂੰ ਪ੍ਗਟ ਕਰੇ। 
ਪਰਿਭਾਸ਼ਾ 
“ ਜਿੱਥੇ ਉਪਮਾਉਣਯੋਗ ਵਸਤੂ (ਉਪਮੇਯ) ਦੀ ਕਿਸੇ ਹੋਰ ਮਿਲਦੀ- 
ਜੁਲਦੀ ਵਸਤੂ (ਉਪਮਾਨ) ਨਾਲ ਸਾਂਝੇ ਗੁਣਾਂ ਦੀ ਸਮਾਨਤਾ ਦੌਸੀ ਜਾਵੇ ਉੱਥੇ 
ਉਪਮਾ ਅਲੈਕਾਰ ਹੁੰਦਾ ਹੈ।” 
ਉਦਾਹਰਨ 
ਨੀਂ ਅੱਜ ਕੋਈ ਆਇਆ ਸਾਡੇ ਵੇਹੜੇ। 
ਤੌਕਣ ਚਨ-ਸੂਰਜ ਢੁੱਕ ਢੁਂਕ ਨੇੜੇ। 


124 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ 
ਆਇਆ ਨੀਂ ਖੌਰੇ ਅਬਰ ਘੁੰਮ-ਘੁੰਮ ਕਿਹੜੇ। 
(ਮੋਹਨ ਸਿਘ, ਕੋਈ ਆਇਆ ਸਾਡੇ ਵੇਹੜੇ) 
ਏਥੇ “ਲੌਸੇ ਨੀਂ ਉਹਦਾ ਮੱਥਾ ਤਾਰਿਆਂ ਵਾਂਗੂ” ਇਸ ਤੁਕ ਵਿੱਚ ਉਪਮਾ 
ਅਲੈਕਾਰ ਦੀ ਯੋਜਨਾ ਹੋਈ ਹੈ। ਕਵੀ ਕਿਸੇ ਅਣਕਹੇ ਨਾਇਕ ਦੀ ਆਮਦ ਉੱਤੇ 
ਏਨਾ ਖ਼ੁਸ਼ ਹੁਦਾ ਹੈ ਕਿ ਉਹ ਤਿੱਖੇ ਜਜ਼ਬਿਆਂ ਦੇ ਵਹਿਣ ਵਿੱਚ ਵਹਿ ਕੇ ਆਪਦੇ 
ਨਾਇਕ ਦੀ ਸੁਦਰਤਾ ਦਾ ਅਲੈਕਾਰਿਕ ਸ਼ੈਲੀ ਵਿੱਚ ਬਿਆਨ ਕਰਨ ਲੌਗ ਪੈਂਦਾ ਹੈ। 
ਇਸ ਯਤਨ ਵਿੱਚ ਕਵੀ ਉਸ ਦੇ ਮੱਥੇ ਨੂੰ ਤਾਰਿਆਂ ਨਾਲ ਉਪਮਾਉਂਦਾ ਹੈ। ਏਥੇ 


ਉਪਮਾ ਦੇ ਚਾਰ ਤੌਤ ਮਿਲਦੇ ਹਨ-- 
1. ਮੱਥਾ ਉਪਮੇਯ ਹੈ ਅਰਥਾਤ ਕਵੀ ਦੁਆਰਾ ਵਰਨਣ-ਗੋਚਰਾ ਵਿਸ਼ਾ 
ਮੱਥਾ ਹੈ। 


2. ਤਾਰੇ ਉਪਮਾਨ ਹੈ ਜਿਨ੍ਹਾਂ ਨਾਲ਼ ਮੱਥੇ ਦੀ ਤੁਲਨਾ ਕੀਤੀ ਜਾ ਰਹੀ ਹੈ। 
3. “ਲੋਂਸਣਾ” ਦੋਂਹਾਂ ਦਾ ਸਾਂਝਾ ਗੁਣ ਹੈ ਅਤੇ 
4. “ਵਾਂਗੂੰ” ਵਾਚਕ ਸ਼ਬਦ ਹੈ। 
ਹੋਰ ਉਦਾਹਰਨ 
ਚਾਂਦੀ ਵਰਗਾ ਰੰਗ ਹੈ ਗੋਰਾ, 
ਸੋਨੇ ਵਰਗੇ ਵਾਲ ਸੁਨਹਿਰੀ। 
(ਸਾਧੂ ਸਿਘ ਹਮਦਰਦ) 
ਮਾਇਆ ਰੰਗ ਬਿਰਗ ਖਿਨੈ ਮਹਿ 
ਜਿਉਂ ਬਾਦਰ ਕੀ ਛਾਇਆ। 
( ਆਦਿ ਗੰਥ, ਮ, ਪ ) 


(ਪਰੋ. ਮੋਹਨ ਸਿਘ, 'ਸਵੇਰ') 


125 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਸੀਹਾਂ ਵਾਂਗੂੰ ਗੌਜਣ, ਸਭ ਸੂਰਮੇ 
ਤਣਿ ਤਣਿ ਕੈਬਰ ਛੌਡਣ , ਦੁਰਗਾ ਸਾਮਣੇ। 
(ਸੀ ਗੁਰੂ ਗੋਬਿਦ ਸਿਘ, “ਚਡੀ ਦੀ ਵਾਰ? 
ਰੂਪਕ ਅਲੰਕਾਰ 
ਵਿਆਖਿਆ -- ਰੁਪਕ ਅਲੈਕਾਰ ਉਪਮਾ ਅਲੈਕਾਰ ਦੇ ਨਾਲ ਮਿਲਦਾ- 
ਜੁਲਦਾ ਹੈ। ਰੁਪਕ ਇੱਕ ਤਰ੍ਹਾਂ ਨਾਲ ਉਪਮਾ ਦਾ ਸੈਖੇਪ ਰੁਪ ਹੈ। ਉਪਮਾ ਅਲੈਕਾਰ 
ਵਿੱਚ ਆਮ ਤੌਰ 'ਤੇ ਚਾਰ ਤੌਤ ਰਹਿਦੇ ਹਨ ਪਰ ਰੂਪਕ ਅਲੰਕਾਰ ਵਿੱਚ ਤਿਨ ਤੌਤ 
ਹਾਜ਼ਰ ਰਹਿਦੇ ਹਨ “ਵਾਚਕ ਸ਼ਬਦ” ਵਾਲਾ ਤੌਤ ਲੋਪ ਰਹਿਦਾ ਹੈ।ਰੁਪਕ ਅਲੰਕਾਰ 
ਵਿੱਚ ਦੋ ਚੀਜ਼ਾਂ ਦੀ ਤੁਲਨਾ ਕਰਕੇ ਦੋਹਾਂ ਵਿੱਚ ਇੱਕ ਸਾਂਝਾ ਗੁਣ ਇਸ ਤਰ੍ਹਾਂ 
ਦੌਸਿਆ ਜਾਂਦਾ ਹੈ ਕਿ ਉਹਨਾਂ ਦੋਂਹਾਂ ਚੀਜ਼ਾਂ ਵਿਚ ਫ਼ਰਕ ਮਿਟ ਜਾਂਦਾ ਹੈ ਅਤੇ ਦੋਂਹਾਂ 
ਵਿੱਚ ਇਕਮਿਕਤਾ ਤੇ ਇਕਰੁਪਤਾ ਪੈਦਾ ਹੋ ਜਾਂਦੀ ਹੈ। 
ਪਰਿਭਾਸ਼ਾ-- “ ਜਿੱਥੇ ਉਪਮੇਯ ਤੇ ਉਪਮਾਨ ਵਿੱਚ ਇਕਰੁਪਤਾ ਤੇ ਅਭੇਦਤਾ 
ਵਰਨਣ ਕੀਤੀ ਜਾਂਦੀ ਹੈ ਉੱਥੇ ਰੁਪਕ ਅਲੈਕਾਰ ਹੁੰਦਾ ਹੈ।” 
ਉਪਮੇਯ ਕੀ ਹੈ ਅਤੇ ਉਪਮਾਨ ਕੀ ਹੈ, ਇਸ ਦੀ ਵਿਆਖਿਆ ਅਸੀਂ 
ਪਿਛਲੇ ਪੈਨੇਂ 'ਤੇ ਕਰ ਆਏ ਹਾਂ। ਕਵਿਤਾ ਵਿੱਚ ਜਿਸ ਵਸਤੂ ਦਾ ਵਰਨਣ ਕੀਤਾ 
ਜਾ ਰਿਹਾ ਹੁੰਦਾ ਹੈ ਉਸ ਨੂੰ ਉਪਮੇਯ ਕਿਹਾ ਜਾਂਦਾ ਹੈ ਅਤੇ ਉਪਮੇਯ ਵਸਤੂ ਨਾਲ 
ਜਿਸ ਹੋਰ ਵਸਤੂ ਨੂੰ ਮੇਚਿਆ ਜਾਂਦਾ ਹੈ ਉਹ ਉਪਮਾਨ ਹੈ। ਇਸ ਤਰ੍ਹਾਂ ਦੋ ਵਸਤੂਆਂ 
ਨੂੰ ਕਵੀ ਇਸ ਤਰ੍ਹਾਂ ਅਭੇਦ ਤੇ ਇੱਕਰੂਪ ਕਰ ਦਿੰਦਾ ਹੈ ਕਿ ਉਹਨਾਂ ਦੌਂਹਾਂ ਵਿੱਚ ਕੋਈ 
ਵੱਖਰਤਾ ਨਹੀਂ ਰਹਿਦੀ। ਇਹੋ ਰੁਪਕ ਅਲੰਕਾਰ ਹੈ। 


ਉਦਾਹਰਨ 

ਬਿਰਹੋਂ ਦਾ ਇੱਕ ਖਰਲ ਬਲੌਰੀ, 

ਜਿਦੜੀ ਦਾ ਅਸਾਂ ਸੁਰਮਾ ਪੀਠਾ। 

ਰੋਜ਼ ਰਾਤ ਨੂੰ ਅਬਰ ਆ ਕੇ, 

ਮੰਗਦਾ ਇੱਕ ਸਲਾਈ ਵੇ। 

(ਅਮਿਤਾ ਪ੍ਰੀਤਮ) 

ਇਸ ਬਦ ਵਿੱਚ ਬਿਰਹੋਂ ਤੇ ਖਰਲ ਵਿੱਚ ਅਤੇ ਜਿੰਦੜੀ ਦੇ ਸੁਰਮੇ ਵਿੱਚ 

ਕੋਈ ਵੌਖਰਤਾ ਨਹੀਂ ਰਹਿਣ ਦਿੱਤੀ ਗਈ ਸਗੋਂ ਇਕਰੁਪਤਾ ਤੇ ਅਭੇਦਤਾ ਸਥਾਪਿਤ 
126 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਕੀਤੀ ਗਈ ਹੈ। ਬਿਰਹੋਂ ਵੀ ਰਗੜਦਾ ਹੈ ਤੇ ਖਰਲ ਵੀ ਰਗੜਨ ਦਾ ਸਾਧਨ ਹੈ। ਦੋਵੇਂ 
ਇੱਕੋ ਜਿਹਾ ਕੈਮ ਕਰਦੇ ਹਨ। ਇਸੇ ਤਰ੍ਹਾਂ ਜਿਦੜੀ ਨੂੰ ਵੀ ਬਿਰਹੋਂ ਨਾਲ ਰਗੜਿਆ 
ਜਾ ਰਿਹਾ ਹੈ ਅਤੇ ਸੁਰਮੇ ਵਿੱਚ ਇੱਕੋ ਜਿਹੀ ਹਾਲਤ ਦੌਸੀ ਗਈ ਹੈ। ਬਿਰਹੋਂ ਤੇ ਖਰਲ 
ਵਿੱਚ ਅਤੇ ਜਿੰਦੜੀ ਦੇ ਸੁਰਮੇ ਵਿੱਚ ਕਵੀ ਨੇ ਕੋਈ ਵੌਖਰਤਾ ਨਹੀਂ ਰਹਿਣ ਦਿੱਤੀ। 
ਦੋਂਹਾਂ ਵਿੱਚ ਇਕਰੁਪਤਾ ਹੈ, ਅਭੇਦਤਾ ਹੈ। ਇਸ ਲਈ ਬਿਰਹੋਂ ਨੂੰ ਖਰਲ ਬਣਾ ਦਿੱਤਾ 
ਹੈ ਅਤੇ ਇਸ ਤਰ੍ਹਾਂ ਜਿੰਦੜੀ ਨੂੰ ਸੁਰਮਾ ਬਣਾ ਦਿੱਤਾ ਹੈ। ਇਉਂ ਬਿਰਹੋਂ ਨੂੰ ਖਰਲ ਦਾ 
ਰੁਪ ਦੇਣ ਕਰਕੇ ਇਹ ਰੁਪਕ ਅਲੈਕਾਰ ਦਾ ਉਦਾਹਰਨ ਹੈ। 
ਉਦਾਹਰਨ 

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੂ। 

ਦਿਵਸੁ ਰਾਤਿ ਦੁਇ ਦਾਈ ਦਾਇਆ 

ਖੇਲੈ ਸਗਲ ਜਗਤੁ। 

(ਜਪੁਜੀ) 
ਉਖਲੀਆਂ ਨਾਸਾਂ ਜਿੰਨਾਂ, ਮੁਹਿ ਜਾਪਨ ਆਲੇ॥ 
ਧਾਏ ਦੇਵੀ ਸਾਹਮਣੇ, ਬੀਰ ਮੁਛਲੀਆਲੇ॥ 
(ਚਡੀ ਦੀ ਵਾਰ) 

ਚਿਟੇ ਚਾਨਣ ਦਾ ਦੁੱਧ ਡੁਲ੍ਹਿਆ, 

ਤੇ ਮਟਕੀ ਭੋਂਜੀ ਹਨੇਰੇ ਦੀ। 

ਛੱਡ ਰਾਤਾਂ ਦੀਆਂ ਹਕਾਇਤਾਂ ਨੂੰ , 

ਕੋਈ ਗੌਲ ਕਰ ਨਵੇਂ ਸਵੇਰੇ ਦੀ। 

(ਮੋਹਨ ਸਿਘ) 


[ਡੀ 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਵਿਆਖਿਆ 


ਦ੍ਰਿਸ਼ਟਾਂਤ ਇੱਕ ਅਰਥ-ਅਲੈਕਾਰ ਹੈ। ਦ੍ਰਿਸ਼ਟਾਂਤ ਦਾ ਅਰਥ ਉਦਾਹਰਨ, 
ਮਿਸਾਲ, ਨਮੁਨਾ, ਆਦਿ ਹਨ। ਕਵੀ ਆਪਣੀ ਕਵਿਤਾ ਵਿੱਚ ਜਿਸ ਕਿਸੇ ਵਿਸ਼ੇ 
ਦਾ ਵਰਨਣ ਕਰ ਰਿਹਾ ਹੁੰਦਾ ਹੈ ਉਸ ਨੂੰ ਸਮਝਾਉਣ ਲਈ ਉਹ ਆਮ ਜੀਵਨ ਤੇ 
ਪ੍ਰਕ੍ਿਤੀ ਵਿੱਚੋਂ ਕੋਈ ਅਜਿਹੀ ਮਿਸਾਲ ਜਾਂ ਉਦਾਹਰਨ ਚੁਣ ਕੇ ਉਸ ਦੇ ਬਰਾਬਰ ਰੌਖ 
ਦੇਂਦਾ ਹੈ ਜਿਸ ਵਿੱਚ ਵਰਨਣ ਕੀਤੇ ਜਾ ਰਹੇ ਵਿਸ਼ੇ ਵਿੱਚ ਸਾਂਝੇ ਗੁਣ ਜਾਂ ਹੋਰ 
ਸਮਾਨਤਾਵਾਂ ਪ੍ਰਾਪਤ ਹੁੰਦੀਆਂ ਹਨ। ਆਪਣੀ ਵਿਸ਼ੇ-ਵਸਤੂ ਦੀ ਸਪਸ਼ਟਤਾ ਜਾਂ 
ਪੁਸ਼ਟੀ ਲਈ ਉਸ ਜਿਹੀ ਕੋਈ ਹੋਰ ਲੋਕ-ਪ੍ਰਿਆ ਮਿਸਾਲ ਪੇਸ਼ ਕਰਨਾ ਦਿ੍‌ਿਸ਼ਟਾਂਤ 
ਅਲੈਕਾਰ ਦੀ ਯੋਜਨਾ ਲਈ ਜ਼ਰੂਰੀ ਹੈ। ਦ੍ਰਿਸ਼ਟਾਂਤ ਅਲੈਕਾਰ ਅੰਦਰ ਪਹਿਲਾਂ ਇੱਕ 
ਗੌਲ ਕਹਿ ਕੇ ਫਿਰ ਦੁਜੀ ਗੌਲ ਉਸ ਦੇ ਉਦਾਹਰਨ ਦੇ ਰਪ ਵਿੱਚ ਆਖੀ ਜਾਂਦੀ ਹੈ। 
ਦੋਂਹਾਂ ਦਾ ਮੰਤਵ ਇੱਕੋ ਨਿਕਲਦਾ ਹੈ। ਵਿਦਵਾਨਾਂ ਨੇ ਇਸ ਗੌਲ ਵਾਸਤੇ ਦੋ ਸ਼ਬਦ 
ਕੇਂਢੇ ਹਨ ਬਿੰਬ-ਤੇ ਪ੍ਰਤਿਬਿੰਬ। ਵਿਸ਼ੇ-ਵਸਤੂ ਬਿੰਬ ਹੈ ਅਤੇ ਬਾਹਰੋਂ ਪੇਸ਼ ਕੀਤਾ 
ਉਦਾਹਰਨ ਪ੍ਰਤਿਬਿੰਬ ਹੈ। ਕਵਿਤਾ ਦੀ ਇੱਕ ਤੁਕ ਵਿੱਚ ਬਿੰਬ ਮੌਜੂਦ ਰਹਿੰਦਾ ਹੈ। 
ਉਦਾਹਰਨ ਪ੍ਰਤਿਬਿੰਬ ਹੈ। ਕਵਿਤਾ ਦੀ ਇੱਕ ਤੁਕ ਵਿੱਚ ਬਿੰਬ ਮੌਜੂਦ ਰਹਿਦਾ ਹੈ 
ਅਤੇ ਅਗਲੀ ਤੁਕ ਵਿੱਚ ਪ੍ਰਤਿਬਿੰਬ ਹੁੰਦਾ ਹੈ। ਪੁਤਿਬਿੰਬ ਦਾ ਅਰਥ ਪਰਛਾਂਵਾਂ ਹੈ। 
ਦੋਂਹਾਂ ਵਸਤੂਆਂ ਵਿੱਚ ਸਾਂਝੇ ਗੁਣ ਜਾਂ ਭਾਵ ਝਲਕਣੇ ਚਾਹੀਦੇ ਹਨ। ਦ੍ਰਿਸ਼ਟਾਂਤ 
ਅਲੈਕਾਰ ਦਾ ਆਧਾਰ ਵੀ ਕੋਈ ਸਾਂਝ, ਸਮਾਨਤਾ ਜਾਂ ਬਰਾਬਰੀ ਦਾ ਭਾਵ ਹੁੰਦਾ ਹੈ। 
ਪਰਿਭਾਸ਼ਾ 


“ ਕਿਸੇ ਪ੍ਰਸੈਗ ਜਾਂ ਵਸਤੂ ਦਾ ਪੂਰਾ ਗਿਆਨ ਕਰਾਉਣ ਲਈ ਕਿਸੇ 
ਸਮਾਨ ਗੁਣ ਵਾਲੀ ਵਸਤੂ ਦਾ ਉਦਾਹਰਨ ਦੇਣਾ ਦ੍ਰਿਸ਼ਟਾਂਤ ਅਲੰਕਾਰ ਹੈ। ” 


ਜਾਂ 
“ ਜਿੱਥੇ ਉਪਮੇਯ ਵਾਕ ਅਤੇ ਉਪਮਾਨ ਵਾਕ ਆਪੋ ਵਿਚ ਬਿੰਬ ਪ੍ਰਤਿਬਿੰਬ 
ਭਾਵ ਨਾਲ ਸੈਬਧਿਤ ਹੋਣ, ਉੱਥੇ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈ। ” 
ਉਦਾਹਰਨ 


ਕਬੀਰ ਮਾਨੁਖ ਜਨਮ ਦੁਲੈਭ ਹੈ 
ਹੋਤ ਨਾ ਬਾਰਬਾਰ। 


128 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਜਿਉ ਬਨ ਫਲ ਪਾਕੇ ਭੁਇ ਗਿਰਹਿ 

ਬਹੁਰਿ ਨ ਲਾਗਹਿ ਡਾਰਿ। ( ਕਬੀਰ) 

_ਕਬੀਰ-ਬਾਣੀ ਦੇ ਇਸ ਸਲੋਕ ਵਿਚ ਪ੍ਰਸੈਗ ਇਹ ਹੈ ਕਿ “ਮਨੁੱਖਾ ਜਨਮ 
ਦੁਰਲਭ ਹੈ, ਬੜਾ ਔਖਾ ਮਿਲਦਾ ਹੈ, ਇਹ ਜਨਮ ਵਾਰ-ਵਾਰ ਨਹੀਂ ਲੌਭਦਾ। ਇਸ 
ਪੁਸੈਗ ਵਾਲੇ ਵਿਸ਼ੇ ਵਸਤੂ ਨੂੰ ਸਪਸ਼ਟ ਕਰਨ ਲਈ ਕਬੀਰ ਜੀ ਇੱਕ ਦੁਨਿਆਵੀ 


੯_=. ੮੨ 


ਮਿਸਾਲ ਪੇਸ਼ ਕਰਦੇ ਹਨ ਕਿ “ ਜਿਵੇਂ ਜੈਗਲੀ ਰੌਖਾਂ 'ਤੇ ਲੌਗੇ ਹੋਏ ਫਲ ਪੱਕ ਕੇ ਭੂਜੇ 
ਡਿੱਗ ਪੈਂਦੇ ਹਨ ਅਤੇ ਕਿਸੇ ਵੀ ਸੁਰਤ ਵਿੱਚ ਫਿਰ ਮੁੜ ਕੇ ਰੌਖ ਨਾਲ ਨਹੀਂ ਲੋਗਦੇ।” 
ਸਰਣੀ ਤਲ ਤਲ ਿਿਤਸਿਿਰਕਤਾ 
ਜ਼ਿਕਰ ਕੀਤਾ ਹੈ। ਸੋ ਮਨੁੱਖੀ ਜਨਮ “ਬਿੰਬ” ਹੈ ਜਿਸ ਦਾ ਪੁਤਿਬਿੰਬ (ਪਰਛਾਂਵਾਂ 
ਜੈਗਲੀ ਫਲ ਹੈ। ਇੱਕ ਬਿੰਬ ਹੈ ਦੂਜਾ ਪ੍ਰਤਿਬਿੰਬ ਹੈ, ਚਹਨਾਂ ਦੋਹਾਂ ਵਿਚ ਸੁਭਾਵਿਕ 
ਗੁਣਾਂ ਦੀ ਸਾਂਝ ਹੋਣ ਕਰਕੇ ਏਥੇ ਬਿੰਬ-ਪ੍ਤਿਬਿੰਥ ਭਾਵ ਦੀ ਹੋਂਦ ਹੈ। ਇਸ ਲਈ ਇਹ 
ਦ੍ਰਿਸ਼ਟਾਂਤ ਅਲੈਕਾਰ ਦਾ ਉਦਾਹਰਨ ਹੈ। 
ਹੋਰ ਉਦਾਹਰਨ 
ਮੁਰਖ ਆਦਮੀ ਹੁੰਦੇ ਸੁਜਾਨ ਵੇਖੇ। 
ਘੱਸ ਘੱਸ ਕੇ ਸੈਲ ਦੀ ਹਿੱਕੜੀ 'ਤੇ 
ਰੌਸੀ ਨਾਲ ਵੀ ਹੁੰਦੇ ਨਿਸ਼ਾਨ ਵੇਖੇ। 
(ਪ.ਪ) 
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁਦ ਜਗ ਚਾਨਣ ਹੋਆ। 
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। 
(ਭਾਈ ਗੁਰਦਾਸ) 
ਮੁਤ ਪਲੀਤੀ ਕਪੜੁ ਹੋਇ। 
ਦੇਹ ਸਾਬੂਣ ਲਈਐ ਉਹ ਧੋਇ। 
ਭਰੀਐ ਮਤਿ ਪਾਪਾ ਕੇ ਸੈਗਿ। 
ਉਹ ਧੋਪੈ ਨਾਵੈ ਕੈ ਰਗਿ। (ਜਪੁਜੀ) 


129 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਰੇਮਨ, ਐਸੀ ਹਰਿ ਸਿਉ ਪ੍ਰੀਤਿ ਕਰ 
ਜੈਸੀ ਮਛੁਲੀ ਨੀਰ। 
ਬਿਨੁ ਜਲ ਘੜੀ ਨਾ ਜੀਵਈ, 
ਪ੍ਭੁ ਜਾਣੈ ਅਭਿਪੀਰ। 
(ਸਰੀ ਅਸਟਪਦੀਆਂ ਮ੧) 


ਅਤਿਕਥਨੀ ਅਲੰਕਾਰ 

ਵਿਆਖਿਆ 

ਅਤਿਕਥਨੀ ਇੱਕ ਅਰਥ-ਅਲੈਕਾਰ ਹੈ। ਇਸ ਸ਼ਬਦ ਦੇ “ਅਤਿ” ਅਤੇ 
“ਕਥਨੀ?” ਦੋ ਹਿੱਸੇ ਹਨ। ਇਹਨਾਂ ਦਾ ਅਰਥ ਸਪਸ਼ਟ ਹੈ ਅਰਥਾਤ ਅਤਿਅੰਤ ਵਧਾ 
ਚੜ੍ਹਾਅ ਕੇ ਕਥਨ ਕਰਨਾ, ਗੱਲ ਨੂੰ 1੩੦7੨ ਕਰਕੇ ਬੇਹਿਸਾਬਾ ਵਧਾਉਣਾ ਜਾਂ 
ਕੋਲੋਂ ਮਸਾਲਾ ਲਾ ਕੇ ਬਿਆਨ ਕਰਨਾ। ਕਵੀ ਆਪਣੀ ਕਾਵਿ ਕਿਰਤ ਦੇ ਕਿਸੇ 
ਪਾਤਰ, ਘਟਨਾ ਜਾਂ ਗੱਲ ਦੀ ਬਹੁਤ ਉਪਮਾ ਕਰਨਾ ਲੋਚਦਾ ਹੈ ਜਾਂ ਇਸ ਤੋਂ ਉਲਟ 
ਨਿੰਦਿਆ ਕਰਨਾ ਚਾਹੁੰਦਾ ਹੈ ਤਾਂ ਉਹ ਨਿੱਕੀ ਜਿਹੀ ਗੋਲ ਨੂੰ ਵਧਾ-ਚੜ੍ਹਾਅ ਕੇ 
ਬਿਆਨ ਕਰਨ ਲੌਗ ਪੈਂਦਾ ਹੈ ਤਾਂ ਜੋ ਪਾਠਕ ਤੇ ਸੋਤੇ ਉਸ ਵਿਸ਼ੇ-ਵਸਤੂ ਦਾ 
ਵਡੌਂਪਣ ਚੰਗੀ ਤਰ੍ਹਾਂ ਸਮਝ ਸਕਣ। ਅਤਿਕਥਨੀ ਨੂੰ ਅਤਿਉਕਤੀ ਵੀ ਕਿਹਾ 
ਜਾਂਦਾ ਹੈ। 

ਏਥੇ ਇਹ ਗੌਲ ਵਰਨਣ ਯੋਗ ਹੈ ਕਿ ਅਤਿਕਥਨੀ ਅਲੈਕਾਰ ਦੀ ਸਿਰਜਨਾ 
ਕਰਨ ਦਾ ਉਦੇਸ਼ ਇੱਕ ਚਮਤਕਾਰ ਪੈਦਾ ਕਰਨਾ ਹੈ। ਚਮਤਕਾਰ ਹੀ ਕਵਿਤਾ ਵਿੱਚ 
ਸੁਹਜ-ਸੁਆਦ ਦਾ ਸੈਚਾਰ ਕਰਦਾ ਹੈ। ਚਮਤਕਾਰ ਤੋਂ ਬਿਨਾਂ ਕਵਿਤਾ ਫਿੱਕੀ-ਫਿੱਕੀ 
ਮਾਲੂਮ ਹੁਦੀ ਹੈ।ਰਸੀਲੀ ਤੇ ਸੁਆਦਲੀ ਕਵਿਤਾ ਵਿੱਚ ਕਿਸੇ ਨਾ ਕਿਸੇ ਚਮਤਕਾਰ 
ਦੀ ਹੋਂਦ ਜ਼ਰੂਰੀ ਹੈ। ਇਸ ਤਰ੍ਹਾਂ ਅਤਿਕਥਨੀ ਦੇ ਮੁਲ ਵਿੱਚ ਚਮਤਕਾਰ ਹੁੰਦਾ ਹੈ। 
ਭਾਈ ਕਾਨ੍ਹ ਸਿਘ ਨਾਭਾ ਨੇ ਇੱਕ ਪੰਜਾਬੀ ਦਾ ਉਦਾਹਰਨ ਦਿੱਤਾ ਹੈ। “ ਤਹਾਂ 
ਸਤਰੁ ਕੇ ਭੀਮ ਹਸਤੀ ਚਲਾਏ। ਫਿਰੈਂ ਮੱਧ ਗੈਣੂੰ ਅਜ ਲੌ ਨ ਆਏ।” ਪਾਂਡਵ 
ਭੀਮਸੇਨ ਨੇ ਵੈਰੀਆਂ ਦੇ ਹਾਥੀਆਂ ਨੂੰ ਅਸਮਾਨਾਂ ਵਿੱਚ-ਚਲਾ ਕੇ ਮਾਰਿਆ ਕਿ ਉਹ 
ਹੁਣ ਤੌਕ ਗਗਨਾਂ ਵਿਚ ਘੁੰਮ ਰਹੇ ਹਨ। ਇਹ ਨਿਰੀ ਪੁਰੀ ਅਤਿ-ਕਥਨੀ ਹੈ, 
ਅਸਲੀਅਤ ਨਹੀਂ ਹੈ ਪਰ ਕਵੀ ਦੀ ਕਲਪਨਾ ਜ਼ਰੂਰ ਹੈ। 


130 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


5।। 5800੫ 030] 5॥੧0। 0। €003% 


ਪਰਿਭਾਸ਼ਾ 
“ ਬਹੁਤ ਵਧਾ-ਚੜ੍ਹਾ ਕੇ ਵਰਨਣ ਕਰਨ ਦੀ ਕਾਵਿ-ਰੀਤ ਨੂੰ ਅਤਿਕਥਨੀ 
ਅਲੈਕਾਰ ਕਿਹਾ ਜਾਂਦਾ ਹੈ।” 


ਉਦਾਹਰਨ 


ਜੇ ਤੂ ਗਲ ਵਿੱਚ ਫਲਾਂ ਦਾ ਹਾਰ ਪਾਇਆ, 


ਭਾਰ ਨਾਲੁ ਤੂ ਸੌਕੀ ਨਾ ਹਲ ਮੋਈਏ। ___ (ਮੋਹਨ ਸਿਘ) 

ਮੋਹਨ ਸਿਘ ਦੇ “ਸਾਵੇ-ਪੱਤਰ” ਕਾਵਿ ਸੈਗੁਹਿ ਵਿਚ “ਅਨਾਰਕਲੀ” ਨਾਂ 
ਦੀ ਕਵਿਤਾ ਵਿੱਚੋਂ ਇਹ ਬਦ ਲਿਆ ਗਿਆ ਹੈ। ਕਵੀ ਲਾਹੌਰ ਵਿੱਚ ਸਲੀਮ ਦੀ 
ਪੇਮਿਕਾ “ਅਨਾਰਕਲੀ” ਦੀ ਕਬਰ ਵੇਖ ਕੇ ਖ਼ਿਆਲ-ਉਡਾਰੀਆਂ ਵਿੱਚ ਗੁੰਮ ਹੋ 
ਜਾਂਦਾ ਹੈ ਅਤੇ ਉਸ ਦੇ ਹੁਸਨ ਨੂੰ ਬਿਆਨ ਕਰਦਾ ਹੋਇਆ ਕਹਿਦਾ ਹੈ- 
“ ਹੇ ਅਨਾਰਕਲੀ, ਤੂ ਏਨੀ ਨਰਮ ਤੇ ਕੋਮਲ ਸੀ ਕਿ ਤੇਰੇ ਗਲ ਵਿੱਚ ਪਾਏ ਫੁਲਾਂ ਦੇ 
ਹਾਰ ਦੇ ਭਾਰ ਨਾਲ ਤੇਰੇ ਲੌਕ ਨੂੰ ਕੜਵੱਲ ਪੈ ਜਾਂਦੇ ਸਨ ਅਤੇ ਹੌਥਾਂ-ਪੈਰਾਂ 'ਤੇ 
ਲਾਈ ਮਹਿੰਦੀ ਦਾ ਭਾਰ ਵੀ ਤੂ ਨਹੀਂ ਸਹਾਰ ਸਕਦੀ ਸੀ। 

ਫੁਲਾਂ ਦੇ ਭਾਰ ਨਾਲ ਲੋਕ ਨੂੰ ਕੜਵੋਲ ਪੈਣੇ ਅਤੇ ਮਹਿੰਦੀ ਦੇ ਭਾਰ ਨੂੰ ਨਾ 
ਸਹਾਰਨਾ, ਇਹ ਵਰਨਣ ਵਧਾ-ਚੜ੍ਹਾਅ ਕੇ ਕੀਤਾ ਗਿਆ ਹੈ, ਜੋ ਕਿ ਅਸਭਵ ਦੇ 
ਬੇਦਲੀਲ ਜਾਪਦਾ ਹੈ।ਇਹ ਅਤਿਕਥਨੀ ਅਲੰਕਾਰ ਹੈ।ਕਵੀ ਦਾ ਮੰਤਵ ਅਨਾਰਕਲੀ 
ਦਾ ਹੁਸਨ, ਉਸ ਦੀ ਕਮਰ ਦੀ ਲਚਕ, ਉਸ ਦੀ ਕੋਮਲਤਾ ਦਾ ਬਿਆਨ ਕਰਨਾ ਹੈ 
ਪਰ ਉਹ ਲੋਕ-ਮਰਯਾਦਾ ਨੂੰ ਟੌਪ ਕੇ ਅਸਭਵ ਕਲਪਨਾ ਕਰਦਾ ਹੋਇਆ 
“ਚਮਤਕਾਰ'ਪੈਦਾ ਕਰਨ ਵੋਲ ਰੁਚਿਤ ਹੈ, ਚਮਤਕਾਰ ਪੈਦਾ ਕਰਨਾ ਹੀ ਅਤਿਕਥਨੀ 
ਅਲੈਕਾਰ ਦਾ ਹੈ। 
ਹੋਰ ਉਦਾਹਰਨ 

ਹੁਸਨ ਓਸ ਦਾ ਮੈਂ ਕੀ ਆਖਾਂ, 

ਤੌਕਣ ਨਾਲ ਪੈਂਦੀਆਂ ਲਾਸਾਂ। 

ਧੌਣ ਗੋਰੀ ਦੀ ਐਸੀ ਫੋਬੇ, 

ਆਉਂਦਾ ਜਾਂਦਾ ਸਾਹ ਪਿਆ ਲੌਭੇ। (ਮੋਹਨ ਸਿਘ,ਗੁਲੇਲੀ”) 

131 


੧੨੦੨।੮॥0੦॥੦0113/1.੦੦।1 


ਜਾਂ 


ਦਸ ਮਹੀਆਂ ਦਾ ਘਿਓ ਦਿੱਤਾ, ਬੌਕੀ ਦੇ ਢਿੱਡ ਪਾ। 


ਬਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖ਼ੁਦਾ। 


ਚੁਭੀ ਵਿਚ ਪਾਤਾਲ ਲਾ, ਉੱਡ ਕੇ ਚੜ੍ਹੇ ਆਕਾਸ਼। 
ਚੜਨਾ ਆਪਣੀ ਸ਼ੌਕ ਨੂੰ ਬੋਕੀ ਨੂੰ ਲਾਜ ਨਾ ਲਾ। 


(ਪੀਲੂ, ਮਿਰਜਾਂ ਸਾਹਿਬਾਂ) 
ਜਾਂ 


ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ। 
ਚੰਡੀ ਰਾਕਸ਼ ਖਾਣੀ ਵਾਹੀ ਦੈਂਤ ਨੌ। 

ਕੋਪਰ ਚੂਰ ਚਵਾਣੀ ਲੌਥੀ ਕਰਗ ਲੈ। 

ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ। 
ਲੈਂਦੀ ਅਘਾ ਸਿਧਾਣੀ ਸਿਝਾਂ ਧਉਲ ਦਿਆਂ। 
ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰਿ ਕੇ। 


ਅੰਖੇ ਸ਼ਬਦਾਂ ਦੇ ਅਰਥ : 


(ਚਡੀ ਦੀ ਵਾਰ) 


ਹਕਾਇਤਾਂ- ਕਹਾਣੀਆਂ। ਨੈਂ- ਨਦੀ। ਬਾਦਰ- ਬੋਦਲ। ਮਾਨੁਖ- ਮਨੁੱਖਾ। 
ਦਲੈਭ- ਕੀਮਤੀ। ਹਸਤੀ- ਹਾਥੀ। ਗੈਣੂੰ- ਆਕਾਸ਼। ਅਜੌਂ ਲੌਨ- ਅਜੇ ਤੌਕ। 
ਕੈਬਰ- ਤੀਰ। ਬੌਕੀ- ਮਿਰਜੇ ਦੀ ਘੋੜੀ ਦਾ ਨਾਂ। 


5।। 5800੫ 030] 5॥੧0। 0। €003% 


132 


੧੨੦੨।੮॥0੦॥੦0113/1.੦੦।1 


ਅਭਿਆਸ 


(ਉ) ਖ਼ਾਲੀ ਸਥਾਨ ਭਰੋ - 
1. ਅਲੈਕਾਰ ਕਵਿਤਾ ਦੇ ਹਨ। 
2. _______ ਅਲੰਕਾਰ ਵਿੱਚ ਕਿਸੇ ਗੌਲ ਦਾ ਵਧਾ ਚੜ੍ਹਾਅ ਕੇ 


ਵਰਨਣ ਕੀਤਾ ਹੁੰਦਾ ਹੈ। 


3. ਰੁਪਕ ਅਲੰਕਾਰ ਵਿੱਚ ਵਾਚਕ ਸ਼ਬਦ ਵਾਲਾ ਤੌਤ.______ਰਹਿਦਾ 
ਹੈ। 
4. ਅਲੈਕਾਰ ਕਾਵਿ ਨੂੰ. ਅਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। 
5. ਅਚਾਰੀਆ ਭਰਤਮੁਨੀ ਦੇ ਮਸ਼ਹੂਰ ਗੰਥ ਦਾ ਨਾਂ ਹੈ। 
(ਅ) ਇੱਕ-ਦੋ ਸ਼ਬਦਾਂ ਦੇ ਉੱਤਰ ਦਿਓ- 
1. ਉਪਮਾ ਅਲੰਕਾਰ ਵਿੱਚ ਕਿਨੇ ਤੌਤ ਇੱਕਠੇ ਹੋਣੇ ਜ਼ਰੂਰੀ ਹਨ? 
2. ਕੋਈ ਦੋ ਵਾਚਕ ਸ਼ਬਦ ਲਿਖੋ। 
3. ਜਿੱਥੇ ਉਪਮੇਯ ਤੇ ਉਪਮਾਨ ਵਿੱਚ ਇੱਕਰੁਪਤਾ ਵਰਨਣ ਕੀਤੀ ਹੋਵੇ 
ਉੱਥੇ ਕਿਹੜਾ ਅਲੰਕਾਰ ਹੁੰਦਾ ਹੈ? 
4. ਦ੍ਰਿਸ਼ਟਾਂਤ ਅਲੈਕਾਰ ਵਿੱਚ ਉਪਮੇਯ ਵਾਕ ਅਤੇ ਉਪਮਾਨ ਵਾਕ ਦਾ 
ਸੈਬਧ ਕਿਹੋ ਜਿਹਾ ਹੁਦਾ ਹੈ? 
5. ਕਿਸੇ ਦੋ ਅਲੰਕਾਰਾਂ ਦੇ ਨਾਂ ਲਿਖੋ। 
(ਏ) ਵਿਸਤਾਰ ਸਹਿਤ ਉੱਤਰ ਦਿਓ- 
1. “ਅਲੰਕਾਰ ਕਵਿਤਾ ਦਾ ਗਹਿਣਾ ਹੈ”, ਇਸ ਕਥਨ ਦੀ ਪੁਸ਼ਟੀ ਕਰਦੇ 


2. 


5।। 5800੫ 030] 5॥੧0। 0। €003% 


ਹੋਏ ਅਲੰਕਾਰ ਦੀ ਪਰਿਭਾਸ਼ਾ ਲਿਖੋ। 
ਰੁਪਕ ਅਲੰਕਾਰ ਦਾ ਉਦਾਹਰਨ ਦੇ ਕੇ ਉਸ ਦੇ ਲੌਛਣ ਸਪਸ਼ਟ 
ਕਰਕੇ ਲਿਖੋ। 


133 


੧੨੦੨।੮॥0੦॥੦0113/1.੦੦।1 


3. ਹੇਠਾਂ ਇੱਕ ਕਵਿਤਾ ਦਿੱਤੀ ਗਈ ਹੈ। ਇਸ ਵਿੱਚ ਉਪਮਾ-ਅਲੈਕਾਰ 
ਹੈ। ਖੋਲ ਕੇ ਸਮਝਾਓ ਕਿ ਇਹ ਉਪਮਾ-ਅਲੈਕਾਰ ਕਿਵੇਂ ਹੈ :- 
ਅੱਜ ਕੋਈ ਆਇਆ ਸਾਡੇ ਵੇਹੜੇ 
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਰੂ 
ਆਇਆ ਨੀ ਖੌਰੇ ਅੰਬਰ ਘੁੰਮ-ਘੰਮ ਕਿਹੜੇ। 
4. ਹੇਠ ਲਿਖੇ ਅਲੰਕਾਰਾਂ ਬਾਰੇ ਉਦਾਹਰਨਾਂ ਸਹਿਤ ਨੌਟ ਲਿਖੋ : 
ਉਪਮਾ-ਅਲੈਕਾਰ, ਰੁਪਕ-ਅਲੈਕਾਰ, ਅਨੁਪਾਸ ਅਲੰਕਾਰ 
ਦ੍੍‌ਸ਼ਟਾਂਤ-ਅਲੈਕਾਰ ਅਤੇ ਅਤਿਕਥਨੀ ਅਲੈਕਾਰ। 


ਪਾਠ-ਪੁਸਤਕ ਪੰਜਾਬੀ-ਕਾਵਿ ਝਲਕਾਂ ਤੇ ਇਤਿਹਾਸ ਨੂੰ ਪੜ੍ਹਦੇ ਸਮੇਂ ਉਸ 


ਵਿੱਚ ਦਰਜ ਕਵਿਤਾਵਾਂ ਵਿੱਚੋਂ ਵੱਖ-ਵੱਖ ਅਲੰਕਾਰ ਪਛਾਨਣ ਦਾ ਯਤਨ 
ਕਰੋ| 





134 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅਧਿਆਇ-ਚੌਥਾ 


ਕਾਵਿ-ਰਸ 


“ਕਾਵਿ-ਰਸ” ਬਾਰੇ ਸਿਧਾਂਤਿਕ ਪੌਖੋਂ ਜਾਣਕਾਰੀ ਨਾ ਹੋਣ ਦੇ ਬਾਵਜੂਦ 
ਵੀ ਅਸੀਂ ਸਾਰੇ ਇਸ “ਰਸ” ਨੂੰ ਮਾਣਦੇ ਹਾਂ। ਟੈਲੀਵੀਜ਼ਨ ਦੀ ਸਕਰੀਨ ਉੱਤੇ 
ਕ੍ਰਿਕਟ ਮੈਚ ਵੇਖਦੇ ਹੋਏ, 'ਚੌਕੇ” “ਛਿੱਕੇ” ਲੌਂਗਦੇ ਵੇਖ ਅਸੀਂ ਰੋਮਾਂਚਿਤ ਹੁੰਦੇ ਹਾਂ ਜਾਂ 
ਉਛਲਦੇ ਹਾਂ, ਕੁਝ ਬੋਲਦੇ ਹਾਂ ਜਾਂ ਸਰੀਰਿਕ ਅਦਾਵਾਂ ਰਾਹੀਂ ਸਕੇਤ ਕਰਦੇ ਹਾਂ ਜਾਂ 
ਆਪਣੇ ਮਨ-ਪਸਦ ਖਿਡਾਰੀ ਦੇ ਆਊਟ ਹੋ ਜਾਣ 'ਤੇ ਉਦਾਸ ਹੋ ਜਾਂਦੇ ਹਾਂ, 
ਅਜਿਹਾ ਕਿਉਂ ਹੁੰਦਾ ਹੈ? ਇਹ ਸਾਡੇ ਅੰਦਰ ਪੈਦਾ ਹੋਏ “ਰਸ” ਕਾਰਨ ਵਾਪਰਦਾ ਹੈ। 
ਇਉਂ ਹੀ ਕਿਸੇ “ਕਾਮੇਡੀ” ਲੜੀਵਾਰ ਨੂੰ ਵੇਖ ਕੇ ਅਸੀਂ ਹੌਸ-ਹੌਸ ਕੇ ਲੋਟ-ਪੇਟ ਹੁਦੇ 
ਹਾਂ। ਕਿਸੇ ਨਾਟਕ ਜਾਂ ਫ਼ਿਲਮ ਵੇਖਣ ਵੇਲੇ ਅਸੀਂ ਪਾਤਰਾਂ ਦੀ ਖ਼ੁਸ਼ੀ ਵਿੱਚ ਖ਼ੁਸ਼ੀ ਅਤੇ 
ਉਹਨਾਂ ਦੇ ਦੁੱਖ ਵਿੱਚ ਦੁਖੀ ਮਹਿਸੂਸ ਕਰਦੇ ਹਾਂ। ਨਾਟਕ, ਫ਼ਿਲਮ ਜਾਂ ਮੈਚ ਵੇਖਣ 
ਵੇਲੇ ਜਾਂ ਕੋਈ ਸਾਹਿਤਿਕ ਰਚਨਾ ਪੜ੍ਹਨ ਵੇਲੇਂ ਅਸੀਂ ਆਪਣਾ ਆਪ ਭੁਲ ਕੇ ਇਕ 
ਵੱਖਰੇ ਜਿਹੇ ਸੰਸਾਰ ਵਿੱਚ ਦਾਖ਼ਲ ਹੋ ਜਾਂਦੇ ਹਾਂ। ਅਸਲ ਵਿੱਚ ਨਾਟਕ, ਫ਼ਿਲਮ ਮੈਚ 
ਜਾਂ ਸਾਹਿਤਿਕ ਰਚਨਾ ਸਾਡੇ ਅਦਰ ਦੇ ਸਥਾਈ ਭਾਵਾਂ ਨੂੰ ਜਗਾ ਦਿੰਦੀ ਹੈ ਅਤੇ 
ਸਾਡੇ ਅੰਦਰ ਵਿਭਿਨ ਪ੍ਰਕਾਰ ਦੇ ਰਸ ਪੈਦਾ ਹੁੰਦੇ ਹਨ। ਇਸ ਅਧਿਆਇ ਵਿੱਚ ਅਸੀਂ 
ਇਹਨਾਂ “ਰਸਾਂ” ਸਬਧੀ ਜਾਣਕਾਰੀ ਪ੍ਰਾਪਤ ਕਰਾਂਗੇ। 

ਰਸ ਸ਼ਬਦ ਦੀ ਵਰਤੋਂ ਭਾਰਤ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਮਿਲਦੀ ਹੈ। 
ਸੰਸਕ੍ਰਿਤ ਵਿਆਕਰਨ ਅਨੁਸਾਰ ਰਸ ਦੀ ਬਣਤਰ ਤੇ ਅਰਥ-ਪ੍ਰਕਿਰਿਆ ਇਸ ਤਰ੍ਹਾਂ 
ਹੈ : “ਰਸਯ ਤੇ ਆਸੂਦਯ ਤੇ ਇਤਿ ਰਸਹ” ਅਰਥਾਤ ਉਹ ਭਾਵ ਜਾਂ ਪਦਾਰਥ ਜਿਸ 
ਤੋਂ ਕੋਈ ਸੁਆਦ ਜਾਂ ਮਜ਼ਾ ਪ੍ਰਾਪਤ ਹੋਵੇ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਸ਼ਬਦ 
ਰਤਨਾਕਰ ਮਹਾਨ ਕੋਸ਼ ਵਿੱਚ ਰਸ ਦੇ ਅਠਾਰਾਂ ਅਰਥ ਦਰਜ ਕੀਤੇ ਹਨ। ਪੁਰਾਤਨ 
ਗੁਥਾਂ ਵੇਦਾਂ, ਉਪਨਿਸ਼ਦਾਂ ਆਦਿ ਵਿੱਚ ਰਸ ਦੀ ਵਰਤੋਂ ਪਰਮ ਯਥਾਰਥ, ਸਮਾਧੀ 
ਦਸ਼ਾ ਅਤੇ ਅਲੰਕਿਕ ਆਨੰਦ ਆਦਿ ਅਨੇਕ ਅਰਥਾਂ ਵਿੱਚ ਹੋਈ ਹੈ। ਪਰਤੂ ਕਾਵਿ- 
ਸ਼ਾਸਤ੍ਰ ਦੇ ਸੰਦਰਭ ਵਿਚ ਰਸ ਇੱਕ ਅਸਲੋਂ ਨਿਰਾਲੇ ਅਰਥ ਵਿੱਚ ਵਰਤਿਆ ਗਿਆ 
ਸੰਕੇਤਕ ਸ਼ਬਦ ਹੈ। ਸਾਹਿਤ ਦੇ ਪੜਨ-ਸੁਣਨ ਤੋਂ ਪਾਠਕ-ਸਰੋਤੇ ਜਾਂ ਦਰਸ਼ਕ ਨੂੰ 


135 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਟੰਬਣ ਵਾਲਾ ਜਾਂ ਹਿਲੋਰਾ ਦੇਣ ਵਾਲਾ ਜੋ ਵੀ ਸੁਹਜ-ਸੁਆਦਲਾ ਅਨੰਦ (11&8- 
500੯) ਮਹਿਸੂਸ ਹੁਦਾ ਹੈ ਉਹੋ ਕਾਵਿ-ਸ਼ਾਸਤ੍ੀ ਸ਼ਬਦਾਵਲੀ ਵਿੱਚ ਰਸ ਅਖਵਾਉਂਦਾ 
ਹੈ। ਅਸਲ ਵਿੱਚ ਇਸ ਰਸ ਨੂੰ ਕਾਵਿ-ਰਸ ਕਹਿਣਾ ਦਰੁਸਤ ਹੈ। 
ਰਸ ਦੀ ਮਹਾਨਤਾ : 

ਰਸ ਦੀ ਮਹਾਨਤਾ ਬਾਰੇ ਭਾਵੇਂ ਅਸੀਂ ਸੁਚੇਤ ਨਾ ਵੀ ਹੋਈਏ ਪਰ ਜ਼ਿਦਗੀ 
ਦੀ ਤੋਰ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਰਸ ਜ਼ਿੰਦਗੀ ਦਾ ਸਾਰ-ਤੌਤ ਹੈ ਅਤੇ ਜ਼ਿਦਗੀ 
ਰਸ ਮਾਣਨ ਲਈ ਬੇਕਰਾਰ ਹੈ। ਰਸ-ਸਿਧਾਂਤ ਦੇ ਅਚਾਰੀਆ ਮੰਮਟ ਨੇ ਲਿਖਿਆ ਹੈ 
ਕਿ ਰਸ” ਜਿਉਂ ਹੀ ਫੌਂਟ ਨਿਕਲਦਾ ਹੈ, ਸਾਡੇ ਧੁਰ-ਅੰਦਰ ਨੂੰ ਜਾ ਜਾ ਹਿਲੋਰਦਾ ਹੈ, 


ਨੂੰ ਗਦ-ਗਦ ਕਰ ਜਾਂਦਾ ਹੈ। ਇਹ ਕਲਾ-ਰਸ ਜਿਉਂ ਹੀ ਸਾਨੂੰ ਆਪਣੀ ਜਕੜ 
ਵਿੱਚ ਕੌਂਸ ਲੈਂਦਾ ਹੈ, ਉਦੋਂ ਸਾਡੇ ਰੋਸੇ ਤੇ ਰੁਦਨ, ਗਿਲੇ ਤੇ ਸ਼ਿਕਵੇ, ਗ਼ਮ ਤੇ ਗੁੱਸੇ 
ਡੋਲ ਜਾਂਦੇ ਹਨ ਅਤੇ ਝਟ-ਬਿੰਦ ਲਈ ਜ਼ਿੰਦਗੀ ਦੀਆਂ ਕੁੜੌਤਣਾਂ ਤੋਂ ਬਚ ਕੇ ਨਿਰੇ 
ਸੁਆਦ-ਸੁਆਦ ਹੋ ਜਾਂਦੇ ਹਾਂ। ਪੇ. ਮੋਹਨ ਸਿਘ ਦਾ ਇੱਕ ਗੀਤ ਹੈ - 
ਸੁਆਦ ਸੁਆਦ ਮੈਂ ਲੇਟਿਆ, 
ਤਾਰਿਆਂ ਦੀ ਨਿੰਮੀ ਨਿੰਮੀ ਲੋਅ। 
ਮੇਰੀਆਂ ਅੱਖਾਂ ਭਰੀਆਂ ਸੁਪਨਿਆਂ, 
ਮੋਰੀ ਹਿੱਕ ਭਰੀ ਖ਼ੁਸ਼ਬੋ। 
ਇਸ ਤਰ੍ਹਾਂ ਕੋਈ ਸ਼ਿਅਰ ਤੇ ਸ਼ਾਇਰੀ, ਕੋਈ ਕਵਿਤਾ ਤੇ ਕਾਵਿ ਅਤੇ ਜਾਂ 
ਕੋਈ ਕਲਾ ਤੇ ਕਲਾ-ਕ੍ਰਿਤੀ ਤਾਂ ਹੀ ਸੁਆਦਲੀ ਲੱਗਦੀ ਹੈ ਜੇਕਰ ਉਸ ਵਿੱਚ 
ਕਾਵਿ-ਰਸ ਦਾ ਸੁਹਜ ਠਾਠਾਂ ਮਾਰਦਾ ਹੋਵੇ। ਇਸ ਲਈ ਸਾਹਿਤ ਦੀ ਕਲਾ-ਰਚਨਾ 
ਵਿੱਚ ਰਸ ਦੀ ਮਹਾਨਤਾ ਹੈ। ਇਹਨਾਂ ਅਰਥਾਂ ਵਿਚ ਰਸ ਸਾਹਿਤ ਦੀ ਆਤਮਾ ਹੈ 
ਅਤੇ ਰਸ ਹੀ ਸਾਹਿਤ ਦਾ ਕੇਂਦਰੀ ਬਿੰਦੂ ਹੈ। 
ਰਸ ਨੂੰ ਮਾਨਣ ਵਾਲਾ ਵਿਅਕਤੀ ਹੀ ਰਸਿਕ ਜਾਂ ਰਸੀਆ ਹੁੰਦਾ ਹੈ। 
ਰਸਿਕ ਵਿਅਕਤੀ ਕਾਵਿ-ਰਸ ਨੂੰ ਮਹਿਸੂਸ ਤਾਂ ਚੰਗੀ ਤਰ੍ਹਾਂ ਕਰਦਾ ਹੈ ਪਰ ਉਹ 
ਸ਼ਬਦਾਂ ਵਿੰਚ ਕਿਸੇ ਵਿਗਿਆਨਿਕ ਢੈਗ ਨਾਲ ਇਸ ਦਾ ਵਰਨਣ ਨਹੀਂ ਕਰ 
ਸਕਦਾ। ਇਸ ਲਈ ਰਸ ਅਕਥ ਹੈ। ਇਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਪਰ 
136 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਸ਼ਬਦਾਂ ਵਿੰਚ ਵਿਆਖਿਆ ਨਹੀਂ ਜਾ ਸਕਦਾ। ਭਗਤੀ ਸਾਹਿਤ ਦੇ ਯੋਗ ਵਿੰਚ 
ਭਗਤ-ਕਵੀ ਕਬੀਰ ਨੇ ਅਕਥ ਰਹੌਂਸਵਾਦੀ ਅਨੁਭਵ ਨੂੰ ਇਉਂ ਪ੍ਰਗਟਾਇਆ ਹੇ : 
ਕਹਿ ਕਬੀਰ ਗੂੰਗੇ ਗੁੜ ਖਾਇਆ, 
ਪੂਛੇ ਤੇ ਕਿਆ ਕਹੀਐ। 

ਇਹਨਾਂ ਪੰਕਤੀਆਂ ਵਿੱਚ ਕਬੀਰ ਨੇ ਬੁਹਮ-ਸਾਖਿਅਤਕਾਰ ਤੋਂ ਪਾਪਤ 
ਹੋਏ ਅਨੰਦ ਦੀ ਤੁਲਨਾ ਦ੍ਰਿਸ਼ਟਾਂਤ ਅਲੈਕਾਰ ਦੇ ਮਾਧਿਅਮ ਰਾਹੀਂ ਕੀਤੀ ਹੈ। ਜਿਵੇਂ 
ਗੰਗਾ ਵਿਅਕਤੀ ਗੁੜ ਖਾ ਕੇ ਉਸ ਦੇ ਸੁਆਦ ਦਾ ਅਨੁਭਵ ਤਾਂ ਕਰਦਾ ਹੈ ਪਰ 
ਵਰਨਣ ਨਹੀਂ ਕਰ ਸਕਦਾ ਤਿਵੇਂ ਬ੍ਹਮ ਸਾਖਿਆਤਕਾਰ ਦਾ ਅਨੰਦ ਵੀ ਅਕਥ ਹੈ। 
ਇਸੇ ਤਰ੍ਹਾ ਹੀਂ ਕਾਵਿ-ਰਸ ਦਾ ਅਨੰਦ ਵੀ ਅਕੌਥ ਹੈ। 
ਰਸ ਦੀ ਪੁਕਿਰਿਆ 

ਰਸ ਦਾ ਸੈਬਧ ਮਨ ਨਾਲ ਹੈ, ਇਉਂ ਰਸ ਇੱਕ ਮਨੋ-ਵਿਗਿਆਨਿਕ 
ਸਚਾਈ ਹੈ। ਸਾਡੇ ਅੰਤਰ-ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਜਜ਼ਬਾਤ ਨਿਵਾਸ ਕਰਦੇ 
ਹਨ। ਇਹ ਜਜ਼ਬਾਤ ਹੀ ਭਾਵ ਜਾਂ ਮਨੋਭਾਵ ਹਨ। ਸਾਹਿਤਿਕ ਵਾਤਾਵਰਨ ਕਰ ਕੇ 
ਹਨ ਤਾਂ ਉਹ ਉਤੇਜਿਤ ਹੋ ਕੇ ਸਾਡੇ ਦਿਲਾਂ 'ਤੇ ਛਾ ਜਾਂਦੇ ਹਨ, ਫਿਰ ਤਾਂ ਅਸੀਂ 
ਬਾਕੀ ਸਾਰਾ ਕੁਝ ਭੁਲ ਕੇ ਇਹਨਾਂ ਜਾਗੇ ਹੋਏ ਜਜ਼ਬਿਆਂ ਨਾਲ ਸੁਹਜ-ਸੁਆਦ 
ਅਨੁਭਵ ਕਰਦੇ ਹਾਂ।ਇਸ ਸੁਹਜ-ਸੁਆਦ ਨੂੰ ਹੀ ਸਾਹਿਤ ਆਲੋਚਨਾ ਦੀ ਸ਼ਬਦਾਵਲੀ 
ਵਿੱਚ “ਰਸ” ਕਿਹਾ ਜਾਂਦਾ ਹੈ। 
ਬਿਆਨ ਕੀਤਾ ਹੈ। ਭਰਤਮੁਨੀ ਨੇ ਲਿਖਿਆ ਹੈ ਕਿ ਅਸੀਂ ਕਈ ਤਰ੍ਹਾਂ ਦੇ ਤਰੀਕਿਆਂ 
ਨਾਲ ਤਿਆਰ ਕੀਤੇ ਹੋਏ ਤਰ੍ਹਾਂ-ਤਰ੍ਹਾਂ ਦੇ ਭੋਜਨ-ਪਦਾਰਥਾਂ ਨੂੰ ਖਾ ਕੇ ਖ਼ੁਸ਼ੀ ਤੇ 
ਅਨੰਦ ਨੂੰ ਮਾਣਦੇ ਹਾਂ। ਇਸੇ ਤਰ੍ਹਾਂ ਸਵੇਦਨ-'ਸ਼ੀਲ ਦਰਸ਼ਕ-ਸਰੋਤੇ ਨਾਟਕਾਂ ਦੀ 
ਭਾਵਕ ਐਕਟਿੰਗ ਵੇਖ ਕੇ ਅਤੇ ਜਾਂ ਦਿਲਾਂ ਨੂੰ ਧੂਹ ਪਾਉਂਦੀ ਕੋਈ ਕਾਵਿ-ਰਚਨਾ 
ਸੁਣ ਕੇ ਉਤੇਜਿਤ ਹੋਏ ਸਥਾਈ ਮਨੋਭਾਵਾਂ ਦੇ ਰਸਮਈ ਅਹਿਸਾਸ ਨੂੰ ਮਾਣਦੇ ਹਨ। 

ਇੱਕ ਹੋਰ ਵਿਦਵਾਨ ਆਚਾਰੀਆ ਵਿਸ਼ਵਨਾਥ ਨੇ ਦੌਸਿਆ ਹੈ ਕਿ ਜਿਵੇਂ 


137 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾ ਲਿਆ ਜਾਂਦਾ ਹੈ ਉਸੇ ਤਰ੍ਹਾਂ ਸਾਡੇ ਦਿਲਾਂ ਦੇ ਸੌਤੇ 
ਹੋਏ ਮਨੋਭਾਵਾਂ ਨੂੰ ਸਾਹਿਤਕ ਜਾਗ ਲਗਾ ਕੇ “ਰਸ” ਦੀ ਸ਼ਕਲ ਵਿੱਚ ਰੁਪਾਂਤਰ ਕਰ 
ਦਿੱਤਾ ਜਾਂਦਾ ਹੈ। ਰੁਪਾਂਤਰ ਹੋਏ ਇਹ ਭਾਵ [ਜਜ਼ਬੇ] ਹੀ ਰਸ ਹੋ ਨਿਬੜਦੇ ਹਨ। 
ਰਸ ਦੀ ਸਮਗਰੀ 

ਰਸ ਦੀ ਮੰਜ਼ਿਲ ਤੌਕ ਪਹਚਣ ਲਈ ਵਿਦਵਾਨਾਂ ਨੇ ਸਾਹਿਤ-ਰਚਨਾ 
ਵਿੱਚ ਤਿਨ ਤਰ੍ਹਾਂ ਦੀ ਕਲਾ-ਸਮਗਰੀ ਦੀ ਕਲਪਨਾ ਕੀਤੀ ਹੈ। ਇੱਕ ਹੈ ਕਾਰਨ- 
ਸਮਗਰੀ ਦੂਜਾ ਹੈ ਕਾਰਜ ਅਤੇ ਤੀਜਾ ਹੈ ਸਹਿਕਾਰੀ ਕਾਰਨ। 

ਜਿੰਨਾਂ ਵਸਤੂਆਂ, ਵਿਸ਼ਿਆਂ, ਘਟਨਾਵਾਂ ਜਾਂ ਨਜ਼ਾਰਿਆਂ ਦੇ ਵਰਨਣ 
ਨਾਲ ਪਿਆਰ ਆਦਿ ਸਥਾਈ ਭਾਵ ਜਾਗਦਾ ਹੈ ਉਹ ਕਾਰਨ ਹਨ। ਪ੍ਰੋ. ਮੋਹਨ 
ਸਿਘ ਦੀ ਕਵਿਤਾ ਹੈ - 

ਡੂੰਘੀ ਆਥਣ ਹੋ ਗਈ ਮਾਹੀਆ ਲੌਥੀ ਸੈਝ ਚੁਫੇਰ ਵੇ, 

ਵਿੱਚ ਪੱਛਮ ਦੇ ਸੂਹੀ ਲਾਂਗੜ ਸੂਰਜ ਦਿੱਤੀ ਖਲੇਰ ਵੇ, 

ਲੋਪ ਹੋਈ ਚਾਨਣ ਦੀ ਸੋਗੀ ਸੈਘਣਾ ਹੋਇਆ ਹਨੇਰ ਵੇ, 

ਇਤਨੀ ਵੀ ਕੀ ਦੇਰੀ ਮਾਹੀਆ ਇਤਨੀ ਵੀ ਕੀ ਦੇਰ ਵੇ। 

ਏਥੇ ਕਵੀ ਨੇ ਡੂੰਘੀ ਆਥਣ, ਸੰਝ ਦਾ ਵੇਲਾ, ਪਛਮ ਦੀ ਲਾਲੀ ਆਦਿ 
ਕੁਦਰਤੀ ਦ੍ਰਿਸ਼ਾਂ ਦਾ ਜੋ ਥਿਆਨ ਕੀਤਾ ਹੈ, ਉਸ ਨਾਲ ਬਿਰਹਣ ਨਾਇਕਾ ਦਾ 
ਪਿਆਰ ਭਾਵ ਹੋਰ ਤਿੱਖਾ ਤੇ ਹੋਰ ਉਤੇਜਿਤ ਹੁੰਦਾ ਹੈ। ਇਹ ਦ੍ਰਿਸ਼ “ਰਸ” ਦੀ 
ਕਾਰਨ-ਸਮਗਰੀ ਹੈ। 

ਕਾਰਨਾਂ ਤੋਂ ਬਾਅਦ ਕਾਰਜ ਹੁੰਦਾ ਹੈ।ਉਪਰੋਕਤ ਕਾਰਨਾਂ ਕਰਕੇ ਨਾਇਕਾ 
ਦਾ ਪਿਆਰ ਭਾਵ ਰੋਮਾਂਚ, ਔਖਾਂ ਵਿਚ ਚਮਕ, ਬੋਲਾਂ ਵਿੱਚ ਮਸਤੀ ਆਦਿ ਰਾਹੀਂ 
ਬਾਹਰ ਪ੍ਰਗਟ ਹੁਦਾ ਹੈ। ਇਹ ਕਾਰਜ-ਸਮਗਰੀ ਹੈ ਜੋ ਪ੍ਤੌਖ ਹੈ। ਤੀਜੀ ਕਿਸਮ ਦੀ 
ਰਸ-ਸਮਗਰੀ ਹੈ ਸਹਿਕਾਰੀ ਕਾਰਨ ਜਿਵੇਂ ਯਾਦ, ਚਿਤਾ, ਸੋਕਾ, ਪਛਤਾਵਾ ਆਦਿ। 
ਇਹ ਪ੍ਰਗਟ ਤੇ ਪ੍ਤੌਖ ਹੋਏ ਪਿਆਰ ਦੀ ਪੁਸ਼ਟੀ ਕਰਦੇ ਹਨ। ਇਸ ਤਰ੍ਹਾਂ ਤਿਨ ਕਿਸਮ 
ਦੀ ਕਲਾ-ਸਮਗਰੀ ਦੇ ਸੁਮੇਲ ਨਾਲ ਦਰਸ਼ਕ ਸ੍ਰੋਤੇ ਦੇ ਦਿਲ ਵਿੱਚ ਮੌਜੂਦ ਸਥਾਈ 
ਪੀਤ-ਭਾਵ ਸਰਗਰਮ ਹੋ ਕੇ ਸ਼ਿੰਗਾਰ ਰਸ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦਾ ਹੈ। 


138 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਉੱਪਰ ਬਿਆਨ ਕੀਤੀ ਰਸ-ਸਮਗਰੀ ਸਿਰਫ਼ ਰਸ ਦੇ ਪ੍ਗਟਾਉ ਲਈ ਹੀ 
ਹੈ। ਬਾਕੀ ਬੀਰ ਰਸ, ਹਾਸ ਰਸ, ਭਿਆਨਕ ਰਸ ਆਦਿ ਲਈ ਵੱਖੋ-ਵੌਖਰੀ ਕਾਵਿ- 
ਸਮਗਰੀ ਦਾ ਹੋਣਾ ਜ਼ਰੂਰੀ ਹੈ। 


ਉੱਪਰ ਜਿਹੜੀ ਰਸ ਦੀ ਸਮਗਰੀ ਬਿਆਨ ਕੀਤੀ ਗਈ ਹੈ ਉਸ ਦਾ 
ਆਧਾਰ ਭਰਤਮੁਨੀ ਦਾ ਇੱਕ ਸਿਧਾਂਤ-ਸੂਤਰ ਹੈ। ਇਸ ਸੁਤਰ ਦੇ ਅਨੁਸਾਰ ਦੌਸਿਆ 
ਗਿਆ ਕਿ ਵਿਭਾਵ (ਕਾਰਨ), ਅਨੁਭਾਵ (ਕਾਰਜ) ਤੇ ਸਹਿਕਾਰੀ ਭਾਵ (ਸਹਿਕਾਰੀ 
ਕਾਰਨ) ਦੇ ਸੰਜੋਗ ਨਾਲ ਰਸ ਪ੍ਰਗਟ ਹੁੰਦਾ ਹੈ। 
ਕਾਵਿ-ਰਸ : ਕੁੱਝ ਪ੍ਮੁਂਖ ਸਕਲਪ 

ਕਾਵਿ-ਰਸ ਸੈਬਧੀ ਚਰਚਾ ਕਰਨ ਵੇਲੇ ਕੁਝ ਪ੍ਰਮੁੱਖ ਸੈਕਲਪਾਂ ਸੈਬਧੀ 
ਗਿਆਨ ਹੋਣਾ ਜ਼ਰੂਰੀ ਹੈ - 
ਸਥਾਈ ਭਾਵ : 

ਮਨੁੱਖ ਭਾਵਾਂ ਦਾ ਮੁਜੌਸਮਾ ਹੈ। ਭਾਵ ਮਨੁੱਖ ਦੀਆਂ ਜਮਾਂਦਰੁ ਚਿੰਤ- 
ਬਿਰਤੀਆਂ ਹਨ। ਅਨੇਕ ਪ੍ਰਕਾਰ ਦੀਆਂ ਪਰਸਥਿਤੀਆਂ ਅਤੇ ਪ੍ਰਭਾਵਾਂ ਕਾਰਨ ਵੀ 
ਸਾਡੇ ਮਨ ਵਿੱਚ ਕੁਝ ਸਸਕਾਰ ਬਣਦੇ ਰਹਿੰਦੇ ਹਨ। ਇਹ ਲੁਪਤ ਜਾਂ ਜਾਗ੍ਰਿਤ ਰੁਪ 
ਵਿੱਚ ਸਾਡੇ ਚੇਤਨ/ਅਵਚੇਤਨ ਮਨ ਦਾ ਸਥਾਈ ਅੰਗ ਬਣ ਜਾਂਦੇ ਹਨ। 
ਰਸ-ਸਮਗਰੀ ਦੇ ਸਾਹਮਣੇ ਹੋਣ 'ਤੇ ਇਹੀ ਸਥਾਈ ਭਾਵ ਜਾਗਦੇ ਹਨ ਅਤੇ 
ਪਰਿਪੱਕ ਹੋ ਕੇ 'ਰਸ” ਵਿੱਚ ਬਦਲ ਜਾਂਦੇ ਹਨ। ਸਥਾਈ ਭਾਵ ਰਸ ਦੀ ਬੁਨਿਆਦ 
ਹਨ। ਗਿਣਤੀ ਵਿੱਚ ਸਥਾਈ ਭਾਵ ਨੌਂ ਹਨ ਜੋ ਇਸ ਪੁਕਾਰ ਹਨ : ਪ੍ਰੀਤ, ਹਾਸਾ, 
ਸ਼ੋਕ, ਕਰੋਧ, ਉਤਸ਼ਾਹ, ਭੈ, ਘਿ੍‌ਣਾ(ਸੂਗ), ਅਸਚਰਜ ਤੇ ਵੈਰਾਗ। 
ਵਿਭਾਵ : 

ਅਜਿਹੀ ਸਮਗਰੀ ਜਿਹੜੀ ਮਨ ਵਿੱਚ ਬੈਠੇ ਸਥਾਈ ਭਾਵ ਨੂੰ ਜਗਾਉਣ 
ਦਾ ਕਾਰਨ ਬਣਦੀ ਹੈ, ਵਿਭਾਵ ਅਖਵਾਉਂਦੀ ਹੈ। ਵਿਭਾਵ ਦੋ ਤਰ੍ਹਾਂ ਦੇ ਮੰਨੇ ਜਾਂਦੇ 
ਹਨ- ਆਲੈਬਨ ਵਿਭਾਵ ਤੇ ਉਦੀਪਨ ਵਿਭਾਵ। ਆਲੈਬਨ ਦਾ ਅਰਥ ਹੈ ਸਹਾਰਾ 
ਜਾਂ ਆਸਰਾ। ਆਲੋਬਨ ਵਿਭਾਵ ਰਸ ਦਾ ਆਧਾਰ ਹੁੰਦੇ ਹਨ। ਉੱਦੀਪਨ ਦੇ 
ਕੋਸ਼ਗਤ ਅਰਥ ਹਨ ਭੜਕਾਉਣ ਜਾਂ ਉਤੇਜਿਤ ਕਰਨ ਦੀ ਕਿਰਿਆ। ਇਸ ਤਰ੍ਹਾਂ 
ਕਾਵਿ ਵਿੱਚ ਰਸ ਨੂੰ ਵਧਾਉਣ ਵਾਲੇ ਵਿਭਾਵ ਨੂੰ ਉੱਦੀਪਨ ਕਹਿੰਦੇ ਹਨ। 


139 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅਨੁਭਾਵ : (ਪਰਛਾਵਾਂ) ( €“0115001105) 
ਕਿਹਾ ਜਾਂਦਾ ਹੈ। ਅਚਾਰੀਆ ਵਿਸ਼ਵਨਾਥ ਅਨੁਸਾਰ ਆਲੈਬਨ, ਉੱਦੀਪਨ ਆਦਿ 
ਕਾਰਨਾਂ ਤੋਂ ਪੈਦਾ ਹੋਏ ਭਾਵ ਦਾ ਬਾਹਰਮੁਖੀ ਪ੍ਗਟਾਅ ਅਨੁਭਾਵ ਹੈ। ਮਨੁੱਖ ਦੇ 
ਹਾਵ-ਭਾਵ ਤੇ ਹਰਕਤਾਂ ਤੋਂ ਪਤਾ ਲੌਂਗ ਜਾਂਦਾ ਹੈ ਕਿ ਉਹ ਕਿਹੜੀ ਭਾਵ-ਸਥਿਤੀ 
ਵਿੱਚ ਡੁਂਬਿਆ ਹੋਇਆ ਹੈ। ਇਹ ਹਾਵ-ਭਾਵ/ ਹਰਕਤਾਂ ਚਾਰ ਪ੍ਰਕਾਰ ਦੀਆਂ 
ਮੰਨੀਆਂ ਗਈਆਂ ਹਨ- 

(ਉ) ਕਾਇਕ (ਸਰੀਰਿਕ ਅਗਾਂ ਦੀਆਂ ਹਰਕਤਾਂ) 

(ਅ) ਵਾਚਿਕ (ਵਾਣੀ ਨਾਲ਼ ਸੈਬਧਿਤ) 

(ਏ) ਆਹਾਰਯ (ਹਾਰ-ਸ਼ਿਗਾਰ/ਪਹਿਰਾਵੇ ਨਾਲ ਸਬਧਿਤ) 

(ਸ) ਸਾਤਵਿਕ (ਮਾਨਸਿਕ ਪ੍ਰਭਾਵ) 
ਸਚਾਰੀ ਭਾਵ (ਸਹਿਕਾਰੀ ਭਾਵ) ($6000041₹ 10005) 
ਨੂੰ ਸੈਚਾਰੀ ਭਾਵ ਕਿਹਾ ਜਾਂਦਾ ਹੈ। ਇਹ ਸਥਾਈ ਭਾਵਾਂ ਨੂੰ ਪੁਸ਼ਟ ਕਰਕੇ ਰਸ ਦੀ 
ਪਰਪੱਕਤਾ ਲਈ ਲਾਭਦਾਇਕ ਹੁਦੇ ਹਨ। ਇਹਨਾਂ ਦੀ ਹੋਂਦ ਜਲ ਤਰਗ ਜਾਂ ਪਾਣੀ 
ਦੇ ਬੁਲਬਲਿਆਂ ਵਾਂਗ ਮਨੀ ਗਈ ਹੈ। ਸਚਾਰੀ ਭਾਵਾਂ ਦਾ ਸੁਭਾਅ ਚਚਲ ਹੁੰਦਾ ਹੈ। 
ਕਾਵਿ/ਨਾਟਕ ਵਿੱਚ ਇਹ ਸੈਚਾਰੀ ਭਾਵ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਤੇ ਤਾਰਿਆਂ 
ਵਾਂਗ ਜਗਦੇ-ਬੁਝਦੇ ਰਹਿਦੇ ਹਨ। 
ਸਾਧਾਰਨੀਕਰਨ 

ਸਾਧਾਰਨੀਕਰਨ ਦਾ ਸਿੰਧਾ-ਸਾਦਾ ਸ਼ਾਬਦਿਕ ਅਰਥ ਤਾਂ ਹੈ ਸਰਬ 
ਸਾਧਾਰਨ ਹੋਣਾ, ਖ਼ਾਸ ਜਾਂ ਵਿਸ਼ੇਸ਼ ਦਾ ਨਾ ਹੋ ਕੇ ਸਰਬ ਸਾਂਝਾ ਹੋਣਾ। ਸਾਧਾਰਨੀਕਰਨ 
ਇੱਕ ਤਰ੍ਹਾਂ ਦੀ ਕਲਾ ਜੁਗਤ ਹੈ ਜੋ ਕਾਵਿ ਜਾਂ ਨਾਟਕ ਦੀ ਵਿਸ਼ੇਸ਼ ਸ਼ਬਦਾਤਮ ਵਸਤੂ 
ਨੂੰ ਨਿਰਾਲੀ “ਭਾਵ-ਸਾਂਝ” ਵਿੱਚ ਰੁਪਾਂਤਰਿਤ ਕਰਕੇ ਰਸ ਦੀ ਕੋਟੀ ਤੌਕ ਪਹੁਚਾ 
ਦਿਦੀ ਹੈ। ਕਵਿਤਾ ਸੁਣ ਰਿਹਾ ਸਰੋਤਾ ਜਾਂ ਨਾਟਕ ਵੇਖ ਰਿਹਾ ਦਰਸ਼ਕ ਇਸ ਤਰ੍ਹਾਂ 


140 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਰਸ ਮਗਨ ਹੋ ਜਾਂਦਾ ਹੈ ਕਿ ਉਹ ਕਵੀ ਜਾਂ ਨਾਟਕਕਾਰ ਨਾਲ ਭਾਵਾਤਮਿਕ ਸਾਂਝ 
ਤੇ ਰਿਸ਼ਤਾ ਕਾਇਮ ਕਰ ਲੈਂਦਾ ਹੈ। ਇਹ ਇੱਕ ਅਜਿਹੀ ਮਨੋ ਸਥਿਤੀ ਹੈ ਜਿੱਥੇ ਵਿਸ਼ੈ 
ਅਤੇ ਪਾਠਕ ਵਿੱਚ ਪੂਰਨ ਸੈਬਧ ਪੈਦਾ ਹੋ ਜਾਂਦਾ ਹੈ। ਕਵੀ ਅਤੇ ਪਾਠਕ ਵਿਚਕਾਰ 
ਜਜ਼ਬਿਆਂ, ਸੌਖਾਂ-ਦੁੱਖਾਂ ਦੀ ਸਾਂਝ ਪੈਦਾ ਹੋ ਜਾਂਦੀ ਹੈ। ਇਉਂ ਵਿਭਾਵ, ਅਨੁਭਾਵ, 
ਸਹਿਕਾਰੀ ਸੈਚਾਰੀ ਅਤੇ ਸਥਾਈ ਭਾਵ ਦੇ ਸਰਬ ਸਾਂਝਾ ਹੋ ਜਾਣ ਦੀ ਕਿਰਿਆ ਹੀ 
ਸਾਧਾਰਨੀਕਰਨ ਹੈ। ਇਸੇ ਕਾਰਨ ਪਾਠਕ, ਦਰਸ਼ਕ ਜਾਂ ਸਰੋਤੇ ਪਾਤਰਾਂ ਦੇ ਦੌਂਖ ਸਮੇਂ 
ਦੁਖੀ, ਖ਼ੁਸ਼ੀ ਸਮੇਂ ਖ਼ੁਸ਼ ਹੁਦੇ ਹਨ ਅਰਥਾਤ ਉਹਨਾਂ ਵਿੰਚ ਇਕਮਿਕਤਾ ਦਾ ਸੈਬਧ 
ਸਥਾਪਿਤ ਹੋ ਜਾਂਦਾ ਹੈ। 
ਰਸ ਦੇ ਪ੍ਕਾਰ 

ਰਸ ਇੱਕ ਚੇਤਨਾਮਈ ਅਨੰਦ-ਸਰੁਪ ਹੈ ਜਾਂ ਇਉੱ' ਕਹਿ ਲਈਏ ਕਿ “ਰਸ” 
ਇੱਕ ਅਨੰਦਮਈ ਚੇਤਨਾ ਹੈ। ਜਦੋਂ ਅਸੀਂ ਇਸ ਨੂੰ ਅਨੰਦ-ਸਰੂਪ ਜਾਂ ਚੇਤਨਾ 
ਕਹਿੰਦੇ ਹਾਂ ਤਾਂ ਰਸ ਦੇ ਭੇਦ ਜਾਂ ਪੁਕਾਰ ਸੈਭਵ ਨਹੀਂ ਪਰਤੂ ਜਦੋਂ ਅਸੀਂ ਰਸ ਦੀ 
ਉਤਪਤੀ ਨਾਲ ਸਬਧਿਤ ਪ੍ਰਕਿਰਿਆ ਵੇਲ ਧਿਆਨ ਦਿੰਦੇ ਹਾਂ ਤਾਂ ਰਸ ਦੇ ਭੇਦ- 
ਉਪਭੇਦ ਦਰਸਾਉਣੇ ਸੈਭਵ ਤੇ ਸੌਖੇ ਹੋ ਜਾਂਦੇ ਹਨ। ਪ੍ਰਾਚੀਨ ਭਾਰਤੀ ਰਸਵਾਦੀ 
ਚਿਤਕਾਂ ਨੇ ਰਸ ਦੇ ਕਈ ਭੇਦ ਦੱਸੇ ਹਨ। ਭਾਰਤ ਦੇ ਪ੍ਰਾਚੀਨ ਸਾਹਿਤ ਵਿੱਚ ਮੁੱਖ 
ਰੂਪ ਵਿੱਚ ਨੌ ਰਸ ਮੰਨੇ ਗਏ ਹਨ : 


. ਸ਼ਿੰਗਾਰ ਰਸ : ਇਸ ਦਾ ਸਥਾਈ ਭਾਵ ਪ੍ਰੇਮ (ਪੀਤ) ਹੈ। 

- ਹਾਸ ਰਸ : ਇਸ ਦਾ ਸਥਾਈ ਭਾਵ ਹਾਸਾ ਹੈ। 

. ਕਰਣ ਰਸ : ਇਸ ਦਾ ਸਥਾਈ ਭਾਵ ਸ਼ੋਕ ਹੈ। 

ਰੌਦਰ ਰਸ : ਇਸ ਦਾ ਸਥਾਈ ਭਾਵ ਕਰੋਧ ਹੈ। 

. ਵੀਰ ਰਸ [ਬੀਰ ਰਸ] : ਇਸ ਦਾ ਸਥਾਈ ਭਾਵ ਉਤਸ਼ਾਹ ਹੈ। 
ਭਿਆਨਕ ਰਸ : ਇਸ ਦਾ ਸਥਾਈ ਭਾਵ ਭੈ ਹੈ। 

ਅਦਭੁਤ ਰਸ : ਇਸ ਦਾ ਸਥਾਈ ਅਸਚਰਜ ਵਿਸਮੈ ਹੈ। 

. ਬੀਭਤਸ ਰਸ : ਇਸ ਦਾ ਸਥਾਈ ਭਾਵ ਘਿਰਣਾ ਹੈ। 

. ਸ਼ਾਂਤ ਰਸ : ਇਸ ਦਾ ਸਥਾਈ ਭਾਵ ਵੈਰਾਗ ਹੈ। 


੯੭ ੦8 3 ੦੧ €੧ -> ੪੦2 0੨ ਜਾਂ 


141 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਸ਼ਿੰਗਾਰ ਰਸ :- 


ਸਾਰਿਆਂ ਰਸਾਂ ਵਿੱਚੋਂ ਸ਼ਿਗਾਰ ਰਸ ਨੂੰ ਪਹਿਲਾ ਸਥਾਨ ਪ੍ਰਾਪਤ ਹੈ। ਇਸ 

ਲਈ ਸ਼ਿਗਾਰ ਰਸ ਨੂੰ ਰਸਾਂ ਦਾ ਰਾਜਾ ਅਰਥਾਤ ਰਸ-ਰਾਜ ਕਿਹਾ ਜਾਂਦਾ ਹੈ। ਕਈ 
ਵਿਦਵਾਨ ਇਹ ਵੀ ਆਖਦੇ ਹਨ ਕਿ ਅਸਲ ਵਿੱਚ ਇੱਕੋ ਰਸ ਹੈ ਜੋ ਸ਼ਿਗਾਰ ਰਸ ਹੈ 
ਬਾਕੀ ਰਸ ਤਾਂ ਉਸੇ ਵਿੱਚ ਹੀ ਸਮਾ ਜਾਂਦੇ ਹਨ। ਭੋਜਰਾਜ ਨੇ ਲਿਖਿਆ ਹੈ ਕਿ ਜੇਕਰ 
ਕਵੀ ਸ਼ਿਗਾਰ-ਰਸੀ ਹੋਵੇਗਾ ਤਾਂ ਸਾਰਾ ਜਹਾਨ ਰਸਮਈ ਹੋ ਨਿਬੜੇਗਾ, ਨਹੀਂ ਤਾਂ 
ਸਾਰਾ ਸੈਸਾਰ ਰਸਹੀਨ ਹੋ ਜਾਵੇਗਾ। ਭਰਤਮੁਨੀ ਦਾ ਕਹਿਣਾ ਹੈ ਕਿ ਸੈਸਾਰ ਵਿੱਚ ਜੋ 
ਕੁਝ ਵੀ ਪਵਿੱਤਰ ਤੇ ਉੱਜਵਲ ਹੈ ਉਹ ਸ਼ਿੰਗਾਰ ਰਸ ਵਿੱਚ ਸ਼ਾਮਲ ਹੈ। ਸ਼ਿਗਾਰ ਰਸ 
ਦੋ ਤਰ੍ਹਾਂ ਦਾ ਹੈ : ਸੈਜੋਗ ਤੇ ਵਿਜੋਗ-ਸ਼ਿਗਾਰ, ਜਾਂ ਵਸਲ ਤੇ ਹਿਜਰ। ਸ਼ਿਗਾਰ ਦਾ 
ਸਥਾਈ ਭਾਵ ਪ੍ਰੇਮ ਪੀਤ ਹੈ। ਪੀਤਵਾਨ ਨਾਇਕਾ ਵੱਲੋਂ ਮਿਲਨੀ ਦੀ ਖ਼ੁਸ਼ੀ, ਵਿਛੋੜੇ 
ਦੀ ਚੀਸ, ਬ੍ਰਿਹੋਂ ਦੀ ਪੀੜ ਜਾਂ ਵਸਲ ਲਈ ਤੜਪ ਤੇ ਵਿਆਕੁਲਤਾ ਆਦਿ ਜੋ ਕੁਝ 
ਵੀ ਜ਼ਿੰਦਗੀ ਨੂੰ ਰਸੀਲਾ ਬਣਾਉਂਦਾ ਹੈ ਉਹ ਸਭ ਕੁਝ ਸ਼ਿੰਗਾਰ ਰਸ ਦਾ ਕਮਾਲ ਹੈ। 
ਪਹਿਲਾਂ ਸੰਜੋਗ ਸ਼ਿੰਗਾਰ ਦਾ ਉਦਾਹਰਨ ਵੇਖੋ : 

ਕੋਈ ਆਇਆ 

ਸਰਘੀ ਸਾਰ ਮੇਰੇ ਕੋਲ। 

ਤੇ ਮੁੰਹ-ਝਾਖਰੇ ਵਿੱਚ 

ਸਿੰਵਾਤੇ ਬੋਲ। 

ਸੁੱਤੇ ਸੁਰਜ ਤੇ ਚੈਦ 

ਤਾਰਿਆਂ ਦੀ ਲਿਸ਼ਲਿਸ਼ ਬੰਦ 

ਪਰ ਹਸਦੇ ਨੂਰਾਂ ਨਾਲ, 

ਭਰੀ ਮੇਰੀ ਝੋਲ। 

(ਪੀਤਮ ਸਿੰਘ ਸਫ਼ੀਰ-'ਸਰਘੀ ਸਾਰ?) 


ਕੁਦਰਤ ਦਾ ਦਿਲ-ਖਿਚਵਾਂ ਚਿਤਰਨ ਵੀ ਸ਼ਿੰਗਾਰ ਰਸ ਵਿੱਚ ਆਉਂਦਾ 
ਹੈ। ਪ੍ਰ. ਮੋਹਨ ਸਿੰਘ ਦੀ ਕਵਿਤਾ “ਅੱਜ ਕੋਈ ਆਇਆ ਸਾਡੇ ਵੇਹੜੇ”, ਸੰਜੋਗ 
ਸ਼ਿੰਗਾਰ ਰਸ ਦੀ ਅਤੇ ਕਵਿਤਾ 'ਸਵੇਰ”ਵਿਜੋਗ ਸ਼ਿੰਗਾਰ ਰਸ ਦੀ ਉਦਾਹਰਨ ਹੈ - 


142 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਸੰਜੋਗ ਜਾਂ ਵਸਲ 
ਨੀ ਅੱਜ ਕੋਈ ਆਇਆ ਸਾਡੇ ਵੇਹੜੇ। 
ਤੌਕਣ ਚੈਨ ਸੂਰਜ ਢੋਕ-ਢੋਂਕ ਨੇੜੇ। 
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ। 
ਆਇਆ ਨੀਂ ਖੋਰੇ ਅੰਬਰ ਘੰਮ ਘੁੰਮ ਕਿਹੜੇ। 
ਚੁਮੋ ਨੀਂ ਇਹਦੇ ਹੌਥ ਚੰਬੇ ਦੀਆਂ ਕਲੀਆਂ। 
ਧੋਵੇ ਨੀਂ ਇਹਦੇ ਪੈਰ ਮੱਖਣ ਦੇ ਪੇੜੇ। 
ਰੌਖੋਂ ਨੀਂ ਇਹਨੂੰ ਚੁੰਕ-ਦੁਂਕ ਚਸ਼ਮਾਂ ਉੱਤੇ। 
ਕਰੋਂ ਨੀਂ ਇਹਨੂੰ ਘੁੱਟ-ਘੁੱਟ ਜਿਦੇ ਦੇ ਨੇੜੇ। 
ਪੁੱਛੋ ਨਾ ਇਹ ਕੌਣ ਤੇ ਕਿੱਥੋਂ ਆਇਆ। 
ਤੌਕੋ ਨੀਂ : ਇਹਦਾ ਰੁਪ ਭੁਲਾ ਸਭ ਝੇੜੇ। 
ਨੀ ਅੱਜ ਕੋਈ ਆਇਆ ਸਾਡੇ ਵੇਹੜੇ। 
(ਅਧਵਾਟੇ” ਮੋਹਨ ਸਿਘ) 
ਵਿਯੋਗ ਜਾਂ ਬਿਿਹੋਂ- 
ਸਰਘੀ ਵਰਗੇ ਮੂੰਹ ਦੇ ਬਾਝੋਂ, ਕਿਹੜੇ ਕੈਮ ਸਵੇਰਾਂ ਨੇ। 
ਯਾਦਾਂ ਭੇਜੇ ਆਪ ਨਾ ਆਵੇਂ, 
ਇਹ ਕੇਹੀਆਂ ਦਿਲਬਰੀਆਂ ਨੇ। 
(ਸਵੇਰ” ਮੋਹਨ ਸਿੰਘ) 
ਜਾਂ 
ਰਾਤੀਂ ਨੀਂਦ ਅਰਾਮ ਨਾ ਆਵੇ ਦਿਨੇ ਰਹੇ ਨਿੱਤ ਰਾਹੀਂ, 
ਹਾਸ਼ਮ ਜਾਨ ਛਡਾਵਨ ਮੁਸ਼ਕਲ ਬੁਰੀ ਇਸ਼ਕ ਦੀ ਫਾਹੀ, 
ਆਹੀਂ ਮਾਰੇ ਤੇ ਗ਼ਮ ਖਾਵੇ ਪੀਵੇ, ਖ਼ੁਨ ਜਿਗਰ ਦਾ, 
ਰੋਵੇ ਪੀੜ ਕਰੇ ਦਿਲ ਘਾਇਲ ਜ਼ਖ਼ਮੀ ਵਸਲ ਹਿਜਰ ਦਾ। 
(ਸੋਹਣੀ ਮਹੀਂਵਾਲ) 


143 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


(ਗੁਰੁ ਗੋਬਿੰਦ ਸਿੰਘ) 

ਹਾਸ-ਰਸ :- 

ਜਦੋਂ ਸਾਨੂੰ ਜ਼ਿਦਗੀ ਫਿੱਕੀ-ਫਿੱਕੀ ਲੈਂਗਦੀ ਹੈ, ਖ਼ੁਸ਼ੀਆਂ ਖੇੜਾਂ ਤੇ ਚਾਅ 
ਪਲ-ਪਲ ਘਟਦੇ ਹਨ, ਉਦੋਂ ਖਿੜ-ਖਿੜ ਕਰਦਾ ਹਾਸਾ ਸਾਨੂੰ ਰੌਣਕਾਂ ਬਖ਼ਸ਼ਦਾ ਹੈ। 
ਇਸ ਰੌਣਕਾਂ-ਬਖ਼ਸ਼ ਹਾਸੇ ਤੋਂ ਹੀ “ਹਾਸ ਰਸ” ਉਜਾਗਰ ਹੁੰਦਾ ਹੈ। 

ਹਾਸਾ ਕਈ ਤਰ੍ਹਾਂ ਦਾ ਹੁਦਾ ਹੈ। ਇੱਕ ਹਾਸਾ ਸਾਡਾ ਜੀਅ ਦੁਖਾਏ, ਇੱਕ 
ਹਾਸਾ ਸਾਡਾ ਮਨ ਪਰਚਾਵੇ, ਇੱਕ ਸਾਡਾ ਤਣਾਉ ਘਟਾਵੇ, ਇੱਕ ਹਾਸਾ ਸਾਨੂੰ ਚੋਭ 
ਲਗਾਵੇ ਇੱਕ ਉਹ ਵੀ ਹਾਸਾ ਹੈ ਜੋ ਸਮਾਜਿਕ ਬੁਰਾਈਆਂ ਨੂੰ ਨਸ਼ਤਰਾਂ ਲਗਾਵੇ। 
ਪਰ ਕਵੀ ਤੇ ਕਲਾਕਾਰ ਦਾ ਹਾਸਾ ਉਸਾਰੂ ਹੁੰਦਾ ਹੈ। ਮਨੁੱਖੀ ਜੀਵਨ ਵਿਚ ਅਨਮੋਲ 
ਗੌਲਾਂ, ਅਨਮੋਲ ਘਟਨਾਵਾਂ ਅਤੇ ਹੋਰ ਅਜੋੜ ਤੇ ਅਨਮੋਲ ਹਰਕਤਾਂ ਦਾ ਹਸਾਉਣਾ 
ਮਸਾਲਾ ਇੱਕਠਾ ਕਰਕੇ ਕਲਾਕਾਰ, ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰਪੂਰ ਕਰਨ ਦੀ 
ਲੋਚਾ ਰੌਖਦਾ ਹੈ। ਇਹ ਸਾਹਿਤਿਕ ਹਾਸਾ ਹੈ। ਅਸਲ ਵਿੱਚ ਸਾਹਿਤਿਕ ਹਾਸਾ 
ਦੁਧਾਰੀ ਤਲਵਾਰ ਹੈ। ਉੱਪਰੋਂ ਇਹ ਹੌਲਾ-ਫੌਂਲ ਦਿਸਦਾ ਹੈ ਪਰ ਵਿੱਚੋਂ ਇਹ ਕੋਈ 
ਡੂੰਘੀ ਮਾਰ ਕਰਦਾ ਹੈ। ਸਾਹਿਤਿਕ ਹਾਸਾ ਕਾਟ ਵੀ ਕਰਦਾ ਹੈ ਪਰ ਪੀੜ ਨਹੀਂ ਹੋਣ 
ਦੇਂਦਾ। ਹਾਸੇ ਦੀ ਵਿਅੰਗੋਕਤੀ ਕਮਾਲ ਹੈ ਕਿ ਇਹ ਵਿਅਕਤੀ ਜਾਂ ਸਮਾਜ ਨੂੰ ਉਸ 
ਦੀਆਂ ਕਮੀਆਂ ਤੋਂ ਖ਼ਬਰਦਾਰ ਕਰ ਕੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਯਤਨਸ਼ੀਲ 
ਹੁੰਦੀ ਹੈ। 

ਪੰਜਾਬੀ ਸਾਹਿਤ ਵਿੱਚ ਸੁਥਰਾ, ਬੁੱਲੇ ਸ਼ਾਹ ਦੇ ਹਾਸ-ਰਸੀ ਕਾਵਿ-ਬੋਲ 

144 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਮਸ਼ਹੂਰ ਹਨ। ਸੁਥਰੇ ਦੇ ਸਿੰਧੇ-ਸਾਦੇ ਬੋਲ ਕਿਵੇਂ ਮਿੰਨਾ-ਮਿੰਨਾ ਹਾਸਾ ਛੇੜਦੇ ਹਨ, 
ਵੇਖੋ : 

ਬੁਢੇ ਹੋਏ ਮਾਲਾ ਫੇਰੀ, ਰਬ ਦਾ ਉਲਾਂਭਾ ਲਾਹਿਆ।” 

ਬੁਲਾ ਕਹਿਦਾ ਹੈ : “ਰਬ ਦਾ ਕੀ ਪਾਉਣਾ, ਏਧਰੋਂ ਪੁੱਟਣਾ ਤੇ ਉਧਰ 
ਲਾਉਣਾ।” ਚਰਨ ਸਿਘ ਸ਼ਹੀਦ ਦੀਆਂ “ਬਾਦਸ਼ਾਹੀਆਂ”, ਈਸ਼ਰ ਸਿਘ ਭਾਈਆ, 
ਸੂਬਾ ਸਿਘ, ਡਾ. ਗੁਰਨਾਮ ਸਿਘ ਤੀਰ ਵੀ ਹਾਸਰਸੀ ਕਵੀ ਹੋਏ ਹਨ। ਤੀਰ ਨੇ “ 
ਰਾਂਝੇ ਦਾ ਮੈਮੋਰੈਂਡਮ” ਵਿੱਚ ਰਾਂਝੇ ਦਾ ਅੰਗਰੇਜ਼ੀਕਰਨ ਕੀਤਾ ਹੈ। ਵੈਨਗੀ ਪੇਸ਼ ਹੈ - 
ਉਦਾਹਰਨ 


“ਮੈਡਮ, ਕੀ ਆਖਾਂ ਤੈਨੂੰ ਕਿਵੇਂ ਆਖਾਂ? ਅੱਜ ਆਖਣੇ ਦੀ ਪੈ ਗਈ ਲੋੜ ਹੀਰੇ। 

ਫਸਟ ਏਡ ਦੇ ਥਾਂ ਤੂ ਰੇਡ ਕੀਤਾ ਸਾਡਾ ਹਿੱਲਿਆ ਏ ਜੋੜ-ਜੋੜ ਹੀਰੇ। 

ਜੇ ਤੂੰ ਖੇੜਿਆ ਬਾਂਝ ਨਹੀਂ ਰਹਿ ਸਕਦੀ ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ। 

ਮੇਰੇ ਟੀ.ਏ. ਤੇ ਡੀ.ਏ. ਦਾ ਕਰ ਲੇਖਾ ਮੈਂ ਨਾ ਮੰਗਦਾ ਲੱਖ ਕਰੋੜ ਹੀਰੇ। 

ਹੀਰਾਂ ਹੋਰ ਨੀਂ ਜੋਗ ਵਿੱਚ ਬਹੁਤ ਹੀਰਾਂ ਐਪਰ ਰਾਂਝਿਆਂ ਦੀ ਸ਼ਾਰਟੇਜ ਹੀਰੇ। 

ਏਥੇ ਚੌਲਦੀ ਬੜੀ ਫਲਰਟੇਸ਼ਨ ਸੋਚੇ ਆਸ਼ਕਾਂ ਦੀ ਨਹੀਂਓ ਏਜ ਹੀਰੇ। 

ਹਿੰਦੂ ਕੋਡ ਵਰਾਸਤ ਦਾ ਬਿੱਲ ਪੜ੍ਹ ਲੈ ਹੁਣ ਹੋਰ ਤੇ ਹੋਰ ਦਹੇਜ ਹੀਰੇ। 

ਮੇਰੀ ਮੰਨ ਲੈ ਰਲ ਕੇ ਕੈਮ ਕਰੀਏ ਲਿਖੀਏ ਹਿਸਟਰੀ ਦਾ ਨਵਾਂ ਪੇਜ ਹੀਰੇ” 
ਕਰੁਣ ਰਸ :- 


ਵਿਸ਼ਵਨਾਥ ਨੇ ਲਿਖਿਆ ਹੈ ਕਿ ਮਨਚਾਹਤ ਪ੍ਿਆ ਵਸਤੂ ਦੇ ਨਾ 
ਮਿਲਨ ਅਤੇ ਅਣਚਾਹਤ ਦੀ ਪ੍ਰਾਪਤੀ ਕਰ ਕੇ ਜਿੱਥੇ ਸ਼ੋਕ ਸਥਾਈ ਭਾਵ ਦੀ ਪੁਸ਼ਟੀ 
ਹੋਵੇ ਉੱਥੇ ਕਰੁਣ ਰਸ ਦਾ ਪ੍ਗਟਾਉ ਹੁੰਦਾ ਹੈ। ਕਰੁਣ ਰਸ ਦਾ ਅਨੁਭਵ ਬਹੁਤ 
ਤੀਬਰ ਹੁੰਦਾ ਹੈ ਕਿਉਂਕਿ ਇਸ ਵਿੱਚ ਹਮਦਰਦੀ ਤੇ ਸਵੇਦਨਾ ਡੂੰਘੀ ਹੁੰਦੀ ਹੈ। 
ਹਮਦਰਦੀ ਸਭ ਤੋਂ ਵੌਧ ਕੋਮਲ ਭਾਵ ਹੈ। ਮਨੁੱਖ ਆਪਣੇ ਪਿਆ ਜਨ ਦੇ ਸ਼ੋਕ ਵਿੱਚ 
ਏਨਾ ਪਿਘਲ ਜਾਂਦਾ ਹੈ ਕਿ ਕੌਲ ਦੁਨੀਆਂ ਦੇ ਦਰਦ ਵਿੱਚ ਉਸ ਦਾ ਰੋਮ-ਰੋਮ 
ਪੀੜਤ ਹੋ ਉੱਠਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਰੁਣਾ-ਭਾਵ ਵਿੱਚ ਪਸੀਜ ਕੇ 
ਹੀ ਰਬ ਨੂੰ ਉਲਾਂਭਾ ਦਿਤਾ ਤੇ ਕਿਹਾ -“ ਏਤੀ ਮਾਰ ਪਈ ਕੁਰਲਾਣੇ ਤੇ ਕੀ ਦਰਦੁ 

145 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਨਾ ਆਇਆ”। ਕਰੁਣਾਵਤਾਰ ਗੁਰੂ ਦੀ ਉਪਰੋਕਤ ਪੰਗਤੀ ਵਿੱਚ ਤਰਸ ਤੇ ਕਰੁਣਾ 
ਦੀ ਭਾਵਨਾ ਠਾਠਾਂ ਮਾਰ ਰਹੀ ਹੈ। ਅੰਗਰੇਜ਼ਾਂ ਹੌਥੋਂ ਸਿੱਖਾਂ ਦੀ ਹਾਰ ਵੇਖ ਕੇ ਸ਼ਾਹ 
ਮੁਹੰਮਦ ਦਰਦ ਤੇ ਕਰੁਣਾ ਵਿੱਚ ਇਉਂ ਕੁਰਲਾ ਉੱਠਦਾ ਹੈ :-- 
“ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। 
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਂਝੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।” 
ਆਧੁਨਿਕ ਯੌਂਗ ਵਿੱਚ ਹਿਦ-ਪਾਕ ਦੀ ਵਡ ਸਮੇਂ ਅੰਮ੍੍‌ਤਾ ਪ੍ਰੀਤਮ ਨੇ ਕੀਰਨੇ 
ਪਾਏ ਹਨ। 
“ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ। 
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। 
ਇੱਕ ਰੋਈ ਸੀ ਧੀ ਪੰਜਾਬ ਦੀ ਤੂ ਲਿਖ-ਲਿਖ ਮਾਰੇ ਵੈਣ। 
ਵੇ ਦਰਦਮੰਦਾਂ ਦਿਆ ਦਰਦੀਆ ! ਉੱਠ ਤੌਕ ਆਪਣਾ ਪੰਜਾਬ। 
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।” 
ਜਾਂ 
ਜਿਨਿ ਸਿਰਿ ਸੋਹਨਿ ਪਟੀਆਂ ਮਾਂਗੀ ਪਾਇ ਸਧੂਰ। 
ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੇ ਧੂੜਿ। 
ਮਹਲਾ ਅੰਦਰਿ ਹੋਦੀਆ ਹੁਣਿ ਬਹਨਿ ਨਾ ਮਿਲਨਿ ਹਦੂਰਿ। 
ਆਦੇਸ ਬਾਬਾ ਆਦੇਸੁ। 
[ਗੁਰੁ ਨਾਨਕ, ਰਾਗ ਆਸਾ, ਪੈਨਾ 417] 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅੱਖਾਂ ਦੇ ਵਿਚ ਛਲਕਣ ਅੱਥਰੂ 
ਹਿੱਕਾਂ ਦੇ ਵਿੱਚ ਆਹਾਂ। 
(ਪ੍ਰ. ਮੋਹਨ ਸਿਘ, ਤਾਜ-ਮਹੌਲ) 

ਰੰਦਰ ਰਸ :- 

ਰੌਦਰ ਰਸ ਦਾ ਸਥਾਈ ਭਾਵ ਕੋਧ ਹੈ। ਜਿੱਥੇ ਵਿਰੋਧੀਆਂ ਵੱਲੋਂ ਬੇਇੱਜ਼ਤੀ, 
ਨਿਰਾਦਰੀ ਕੀਤੀ ਜਾਂਦੀ ਹੈ ਅਤੇ ਜਾਂ ਦੇਸ ਤੇ ਧਰਮ ਦਾ ਅਪਮਾਨ ਕੀਤਾ ਜਾਂਦਾ ਹੈ 
ਉੱਥੇ ਬਦਲੇ ਦੀ ਭਾਵਨਾ ਵਿੱਚੋਂ ਕਰੋਧ ਭਾਵ ਜਾਗਦਾ ਹੈ, ਤਾਂ ਉੱਥੇ ਰੌਦਰ ਰਸ ਦਾ 
ਪ੍ਰਗਟਾਵਾ ਹੁਦਾ ਹੈ। ਜਿਥੇ ਕਵਿਤਾ ਜਾਂ ਨਾਟਕਾਂ ਦੇ ਦ੍ਰਿਸ਼ਾਂ ਵਿਚ ਅੰਗਾਂ ਦਾ ਲਹੂ- 
ਲੁਹਾਣ ਹੋਣਾ ਚਿਤਰਿਆ ਜਾਂਦਾ ਹੈ ਅਤੇ ਮਾਰੋ, ਕੋਟੋ-ਵੋਢੋ ਦੇ ਲਲਕਾਰੇ ਲਾਏ ਜਾਂਦੇ 
ਹਨ ਅਤੇ ਜਿੱਥੇ ਮੌਤ ਨੰਗਾ ਨਾਚ ਨੌਚਦੀ ਹੈ, ਉੱਥੇ ਰੌਦਰ ਰਸ ਪੂਰੇ ਜੋਬਨ 'ਤੇ ਹੁੰਦਾ ਹੈ। 

ਆਲੋਚਕਾਂ ਨੇ ਬੀਰ ਰਸ ਤੇ ਰੌਦਰ ਰਸ ਦੇ ਦਰਮਿਆਨ ਬਹੁਤ ਸੁਖ਼ਮ ਫ਼ਰਕ 
ਬਿਆਨ ਕੀਤਾ ਹੈ। ਵੀਰ ਰਸ [ਬੀਰ ਰਸ] ਦਾ ਸਥਾਈ ਭਾਵ ਉਤਸ਼ਾਹ ਹੈ ਅਤੇ 
ਰੌਦਰ ਰਸ ਦਾ ਸਥਾਈ ਭਾਵ ਗੌਸਾ ਜਾਂ ਕਰੋਧ ਹੈ। ਉਤਸ਼ਾਹ ਵਿੰਚ ਆਦਮੀ ਦਾ 
ਵਿਵੇਕ ਹੁੰਦਾ ਹੈ ਅਤੇ ਭਲੇ-ਬੁਰੇ ਦੀ ਪਛਾਣ ਕਰਨ ਦੇ ਕਾਬਲ ਹੋ ਕੇ ਗੁੱਸੇ ਨੂੰ ਕਾਬੂ 
ਵਿੱਚ ਰਖਦਾ ਹੋਇਆ ਕਿਸੇ ਉੱਚੇ ਆਦਰਸ਼ ਲਈ ਜੂਝਦਾ ਹੈ। ਪਰ ਦੂਜੇ ਪਾਸੇ ਰੌਦਰ 
ਰਸ ਦੇ ਸਥਾਈ ਭਾਵ ਕਰੋਧ ਵਿੱਚ ਆਦਮੀ ਦਾ ਵਿਵੇਕ-ਸੁਨ ਹੁੰਦਾ ਹੈ ਅਤੇ ਹਰ 
ਤਰ੍ਹਾਂ ਦੇ ਜਾਇਜ਼-ਨਾਜਾਇਜ਼ ਕੈਮ ਕਰਨ ਦੀ ਖ਼ਾਤਰ ਮੌਤ ਨਾਲ ਖੇਡਦਾ ਹੈ। 

ਗੁਰਬਾਣੀ ਵਿੱਚ ਕਰੋਧ ਨੂੰ ਚਡਾਲ, ਵਿਕਰਾਲ ਤੇ ਬੇਤਰਸ ਕਿਹਾ ਗਿਆ 
ਹੈ। ਗੁਰੂ-ਵਾਕ ਹੈ - “ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਐਤਰਿ ਕ੍ਰੋਧ 
ਚਡਾਲ”। ਕਰੋਧੀ ਮਨੋ-ਬਿਰਤੀ ਵਿੱਚੋਂ ਕਲਹ, ਲੜਾਈ-ਝਗੜਾ ਤੇ ਵਾਦ-ਵਿਵਾਦ 
ਉਪਜਦੇ ਹਨ। ਇਸ ਲਈ ਕਵੀ/ਨਾਟਕਕਾਰ ਮੌਕੇ ਮੁਤਾਬਕ ਆਪਣੇ ਪਾਤਰਾਂ ਦੇ 
ਕ੍ੋਧ-ਭਾਵ ਨੂੰ ਇਸ ਤਰ੍ਹਾਂ ਚਿਤਰਿਤ ਕਰਦਾ ਹੈ ਕਿ ਸਾਰਾ ਵਾਤਾਵਰਨ ਹੀ ਰੌਦਰਮਈ 
ਹੋ ਜਾਂਦਾ ਹੈ ਅਤੇ ਪਾਠਕ/ਦਰਸ਼ਕ ਰੌਦਰ ਰਸ ਨੂੰ ਮਾਣਦੇ ਹਨ। 
ਰੌਦਰ ਰਸ ਦੇ ਕੁਝ ਉਦਾਹਰਨ 


“ਫਉਜਾਂ ਦੋਹਾਂ ਮੁਕਾਬਲਾ ਜਿਉਂ ਬਰਸਣ ਆਈਆਂ। 
ਬਦੂਕਾਂ ਦੀਆਂ ਗੋਲੀਆਂ ਕਹੁ ਪਵਨ ਵਸਾਈਆਂ। 


147 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਗੱਜਣ ਤੋਪਾਂ ਡਾਇਣੀ ਜਿਉਂ ਘਣੀਅਰ ਘਾਈਆਂ। 
ਧੂਹ ਮਿਆਨੋਂ ਕੌਢੀਆਂ ਰਣ ਵਿੱਚ ਚਲਾਈਆਂ।” 
ਜਾਂ 

ਆਕਿਲ ਤੁਬਕ ਵੱਜੁਤੀਆਂ ਭਰ ਵਜ਼ਨ ਸੈਭਾਲੀ। 

ਉਹਨੂੰ ਢਾਢ ਅਲੰਬੇ ਆਤਸ਼ੋਂ ਭੁੱਖ ਭੌਤੇ ਜਾਲੀ। 

ਉਹਦਾ ਕੜਕ ਪਿਆਲਾ ਉਠਿਆ, ਭਨ ਗਈ ਹੈ ਨਾਲੀ। 

ਉਸ ਦੂਰੋਂ ਡਿੱਠਾ ਆਂਵਦਾ ਫਿਰ ਸ਼ਾਹ ਗਿਜ਼ਾਲੀ। 

ਉਸ ਲਗਦੀ ਬੱਬਰ ਬੋਲਿਆ ਜਿਵੇਂ ਖੋੜੀ ਥਾਲੀ। 

ਜਿਵੇਂ ਲਾਟੂ ਟੁਂਟਾ ਡੋਰ ਤੋਂ ਪਾ ਗਿਰਦ ਭਵਾਲੀ। 

ਅੱਗ ਥੋੜ੍ਹੀ ਥੋੜ੍ਹੀ ਸੁਲਗਦੀ ਫੇਰ ਆਕਲ ਬਾਲੀ। 

[ਵੀਰ ਝਾਕੀਆਂ] 

ਬੀਰ ਰਸ :- 

ਜਿੱਥੇ ਜੰਗਾਂ-ਜੌਧਾਂ ਵਿੱਚ ਬੀਰਤਾ, ਸੂਰਮਗਤੀ ਤੇ ਬਹਾਦਰੀ ਦਿਖਾਉਣ 
ਦਾ ਜਿਹੜਾ ਚਾਉ ਤੇ ਉਤਸ਼ਾਹ ਹੁੰਦਾ ਹੈ ਉੱਥੇ “ਬੀਰ ਰਸ” ਦਾ ਅਹਿਸਾਸ ਹੁੰਦਾ ਹੈ। 
ਆਚਾਰੀਆ ਮੰਮਟ ਨੇ ਲਿਖਿਆ ਹੈ ਕਿ ਕਿਸੇ ਮਹਾਨ ਕਾਰਜ ਨੂੰ ਤੋੜ ਤੌਕ ਨਿਭਾਉਣ 
ਵਾਸਤੇ ਸਾਡੇ ਦਿਲਾਂ ਵਿਚ ਜਿਹੜੀ ਇੱਕ ਖ਼ਾਸ ਕਿਸਮ ਦੀ ਹੌਸਲਾ-ਭਰਪੂਰ ਕਿਰਿਆ 
ਹੁਦੀ ਹੈ, ਉਹੋ ਹੀ ਉਤਸ਼ਾਹ ਹੈ। ਇਹ ਉਤਸ਼ਾਹ-ਭਾਵ ਰਣ-ਭੂਮੀ ਵਿੱਚ ਅਤੇ ਉਸ 
ਤੋਂ ਬਾਹਰ ਧਰਮ ਦੀ ਰਕਸ਼ਾ ਲਈ ਅਤੇ ਗਰੀਬਾਂ ਤੇ ਦੀਨ-ਹੀਨ ਲੋਕਾਂ ਨੂੰ ਦਾਨ ਦੇਣ 
ਲਈ ਵੀ ਹੋ ਸਕਦਾ ਹੈ, ਉੱਥੇ ਵੀ ਬੀਰ ਰਸ ਝਲਕਦਾ ਹੈ ਅਜਿਹੀ ਸਥਿਤੀ ਵਿੱਚ 
ਬੀਰ ਰਸ ਦੀਆਂ ਧਰਮਬੀਰ ਦੇ ਦਾਨਬੀਰ ਕਿਸਮਾਂ ਮੰਨੀਆਂ ਜਾਂਦੀਆਂ ਹਨ। 

ਇਹਨਾਂ ਸਾਰੀਆਂ ਕਿਸਮਾਂ ਦਾ ਸਥਾਈ ਭਾਵ “ਉਤਸ਼ਾਹ ਹੀ ਹੈ, ਇਸ 
ਲਈ ਯੋਧਬੀਰ, ਧਰਮਬੀਰ, ਦਾਨਬੀਰ ਤੇ ਦਇਆਬੀਰ ਸਾਰੇ ਬੀਰ ਰਸ ਦੇ ਅੰਤਰਗਤ 
ਹੀ ਸ਼ਾਮਲ ਹੁਦੇ ਹਨ। 

ਪੰਜਾਬੀ ਦੇ “ਵਾਰ ਸਾਹਿਤ” ਵਿੱਚ ਬੀਰ ਰਸ ਦੀਆਂ ਢੇਰ ਵੇਨਗੀਆਂ 

148 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਹਨ। ਗੁਰੂ ਗੋਬਿਦ ਸਿਘ ਰਚਿਤ “ਚੰਡੀ ਦੀ ਵਾਰ” ਬੀਰ ਰਸ ਦਾ ਉੱਤਮ ਨਮੂਨਾ ਹੈ। 
ਸ਼ਾਹ ਮੁਹੇਮਦ ਦੇ ਜੈਗਨਾਮੇ “ਜੈਗ ਸਿਘਾਂ ਤੇ ਫਰਗੀਆਂ” ਵਿੱਚ ਬੀਰ ਰਸ ਦੇ ਕਈ 
ਬਦ ਹਨ: “ਸ਼ਾਹ ਮੁਹੇਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗੂ ਨੇਂਬੂਆਂ ਲਹੂ ਨਿਚੋੜ 
ਦਿੱਤੇ” 
ਜਾਂ 

“ਝਡੇ ਨਿਕਲੇ ਕੂਚ ਦਾ ਹੁਕਮ ਹੋਇਆ ਚੜ੍ਹੇ ਸੁਰਮੇ ਸਿਘ ਦਲੇਰ ਮੀਆਂ, 

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ ਜਿਵੇਂ ਬੇਲਿਓਂ ਨਿਕਲਦੇ ਸ਼ੇਰ ਮੀਆਂ।” 

ਦਸ਼ਮੇਸ਼ ਗੁਰੂ ਦੀ ਮੁਹਰਛਾਪ ਲੱਗੇ ਹੋਏ ਇਹ ਅਲੌਕਿਕ ਪ੍ਰਤਿੰਗਿਆ- 
ਬਚਨ ਨਿਰਾਸ਼ ਤੇ ਹਤਾਸ਼ ਲੋਕਾਂ ਵਿੱਚ ਵੀਰਤਾ ਦਾ ਸੈਚਾਰ ਕਰਦੇ ਹਨ : 


“ਭੇੜੋਂ ਕੋ ਮੈਂ ਸ਼ੇਰ ਬਨਾਊਂ। ਰਾਠਨ ਕੇ ਸੈਗ ਰੈਕ ਲੜਾਊਂ 

ਭੂਪ ਗਰੀਬਨ ਕੋ ਕਹਵਾਊਂ। ਚਿੜੀਓਂ ਸੇ ਮੈਂ ਬਾਜ਼ ਤੁੜਾਊਂ 

ਸਵਾ ਲਾਖ ਸੇ ਏਕ ਲੜਾਊਂ। ਤਬੈ ਗੋਬਿਦ ਸਿਘ ਨਾਮ ਧਰਾਊਂ।” 
ਬੀਰ ਰਸ ਦੇ ਹੋਰ ਉਦਾਹਰਨ :- 

ਜੈਗ ਮੁਸਾਫਾ ਬੋਜਿਆ ਰਣ ਘੁਰੇ ਨਗਾਰੇ ਚਾਵਲੇ। 

ਝੁਲਨ ਨੇਜੇ ਬੈਰਕਾਂ ਨੀਸਾਣ ਲਸਣਿ ਲਸਾਵਲੇ। 

ਢੋਲ ਨਗਾਰੇ ਪਉਣ ਦੇ ਉਂਘਣ ਜਾਣ ਜਟਾਵਲੇ। 

ਦੁਰਗਾ ਦਾਨੋ ਡਹੇ ਰਣ ਨਾਦ ਵਜਨ ਖੇਤ ਭੀਹਾਵਲੇ। 

ਬੀਰ ਪਰੋਤੇ ਬਰਛੀਏ ਜਣ ਡਾਲ ਚਮੁਟੇ ਆਵਲੋ। 

ਇੱਕ ਵੋਢੇ ਤੇਗੀਂ ਤੜਫੀਅਨ ਮਦ ਪੀਤੇ ਲੋਟਨ ਬਾਵਲੇ। 

ਇੱਕ ਚੁਣ ਚੁਣ ਝਾੜਉ ਕਢੀਅਨ ਰੇਤ ਵਿੱਚੋਂ ਸੁਇਨਾ ਡਾਵਲੇ। 

ਗਦਾਂ ਤ੍ਰਿਸੂਲਾਂ ਬਰਛੀਆਂ ਤੀਰ ਵੇਂਗਨ ਖਰੇ ਉਤਾਵਲੇ 

ਜਣ ਡਸੇ ਭੁਜੈਗ ਮੁਸਾਵਲੇ। 

(ਚਡੀ ਦੀ ਵਾਰ) 


149 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਜਾਂ 

ਉਹ ਜੁਟ ਪਏ ਦੋਵੇਂ ਸੁਰਮੇ ਰਣ ਘੱਗੇ ਹਾਰੇ, 

ਉਹ ਮਾਰਨ ਸੋਟ ਵਦਾਣ ਵਾਂਗ ਹੋ ਪੌਬਾਂ ਭਾਰੇ। 

ਕਰ ਝੜਕ ਕੜਕ ਕੜਕ ਕੜਕ ਢਾਲੀਂ ਬਲ ਖਾਰੇ। 

(ਨਜਾਬਤ) 

ਭਿਆਨਕ ਰਸ :- 

ਕਿਸੇ ਡਰਾਉਣੀ ਸ਼ੈ ਨੂੰ ਵੇਖਣ, ਸੁਣਨ ਕਰ ਕੇ ਅੰਤਰ-ਮਨ ਵਿੱਚੋਂ ਜਦੋਂ ਭੈ 
ਪ੍ਬਲ ਰੂਪ ਧਾਰਨ ਕਰ ਦੇ ਪੁਸ਼ਟ ਹੁੰਦਾ ਹੈ ਉਦੋਂ ਭਿਆਨਕ ਰਸ ਪ੍ਰਗਟ ਹੁੰਦਾ ਹੈ। 
ਇਸ ਰਸ ਦਾ ਸਥਾਈ ਭਾਵ “ਭੈ” ਹੈ। ਵਿਦਵਾਨਾਂ ਨੇ ਲਿਖਿਆ ਹੈ ਕਿ ਚਿੰਤ ਦੀ 
ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾਂਡੋਲ ਅਵਸਥਾ ਹੀ ਭੈ ਹੈ। 
ਸ਼ੇਰ, ਸੌਪ, ਆਦਿ ਮਾਰਖੰਡੇ, ਜਾਨਵਰ, ਘੋਰ ਜਗਲ-ਬੀਆਬਾਣ, ਭੂਤ-ਪ੍ਰੇਤ ਦੀ 
ਕਲਪਨਾ ਸ਼ਮਸ਼ਾਨ-ਭੂਮੀ ਅਤੇ ਦੁਸ਼ਮਣਾਂ ਦਾ ਖ਼ਿਆਲ ਆਦਿ ਭਿਆਨਕ ਰਸ ਦੇ 
ਕਾਰਨ ਹਨ। ਇਹਨਾਂ ਕਾਰਨਾਂ ਕਰ ਕੇ ਭੈਭੀਤ ਬੰਦੇ ਨੂੰ ਰੋਮਾਂਚ, ਕੈਬਣੀ, ਮੁੜ੍ਹਕਾ- 
ਪਸੀਨਾ, ਰਗੋਂ ਬੇਰਗ ਹੋਣਾ, ਰੋਣਾ ਤੇ ਸ਼ੋਰ ਮਚਾਉਣਾ, ਬੋਲ੍ਹਾਂ ਦਾ ਫੜਕਣਾ ਆਦਿ 
ਕਾਰਜ ਪ੍ਭਾਵਿਤ ਕਰਦੇ ਹਨ। ਕਵੀ/ਨਾਟਕਕਾਰ ਦੀਆਂ ਰਚਨਾਵਾਂ ਵਿੱਚ ਜਦ 
ਅਜਿਹੀ ਰਸ-ਸਮਗਰੀ ਦਰਸ਼ਕਾਂ/ਸਰੋਤਿਆਂ ਦੇ ਸਾਹਮਣੇ ਪੇਸ਼ ਹੁਦੀ ਹੈ ਤਾਂ ਇਸ 
ਡਰਾਉਣੇ ਵਾਯੂ-ਮੰਡਲ ਦੇ ਅਹਿਸਾਸ ਕਰ ਕੇ ਉਹਨਾਂ ਦੇ ਮਨ-ਚਿਤ ਵਿਚ ਭਿਆਨਕ 
ਰਸ ਦਾ ਸੁਹਜ-ਸੁਆਦ ਪਸਰ ਜਾਂਦਾ ਹੈ। 

ਪੰਜਾਬ ਦੇ ਧਾਰਮਿਕ ਸਮਾਗਮਾਂ ਵਿਚ ਇਹ ਲੋਕ ਧਾਰਨਾ ਬਹੁਤ ਮਸ਼ਹੂਰ ਹੈ 
ਕਿ--“ਅੱਗੇ ਭੀੜੀਆਂ ਸੁਣੀਂਦੀਆਂ ਗਲੀਆਂ ਜਿੱਥੋਂ ਦੀ ਜਮ ਲੈ ਜਾਣਗੇ? ਤੇ 
“ਜਦੋਂ ਪੁੱਠਾ ਲਟਕਦਾ ਸੀ ਉਹ ਦਿਨ ਭਲ ਗਏ ਉਹ ਦਿਨ ਭੌਂਲ ਗਏ।” ਸ਼ਬਦਾਂ ਦੀ 
ਇਹ ਧਾਰਨਾ ਭਿਆਨਕ ਰਸ ਦਾ ਅਹਿਸਾਸ ਉਜਾਗਰ ਕਰਦੀ ਹੈ। ਕਬੀਰ-ਬਾਣੀ 
ਵਿੱਚ ਪਾਪੀ ਮਨੁੱਖ ਦੇ ਬਲਦ ਦੀ ਜੂਨ ਵਿੱਚ ਪੈ ਜਾਣ ਦਾ ਭੈਦਾਇਕ ਚਿੱਤਰ ਪੇਸ਼ 
ਕੀਤਾ ਗਿਆ ਹੈ : 

“ਚਾਰਿ ਪਾਵ ਦੁਇ ਸਿਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ। 

ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੁਡ ਲੁਕਈ ਹੈ। 

150 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਹਰਿ ਬਿਨੁ ਬੈਲ ਬਿਰਾਨੇ ਹੁਈ ਹੈ 

ਫਾਟੇ ਨਾਕਨ, ਟੂਟੇ ਕਾਧਨ, ਕੋਦਉ ਕੋ ਭੁਸੁ ਖਈ ਹੈ”। [ਪੈਨਾ 524] 

ਅਰਥਾਤ ਤੇਰੇ ਚਾਰ ਪੈਰ, ਦੋ ਸਿੰਗ ਹੋਣਗੇ ਅਤੇ ਬੇਜ਼ਬਾਨ ਹੋਏਂਗਾ .... 
ਉੱਠਦੇ ਬਹਿੰਦੇ ਸੋਟਾ ਵਜੇਗਾ ਤਾਂ ਕਿੱਥੇ ਸਿਰ [ਮੂਡ] ਲੁਕਾਵੇਂਗਾ ... ਨੌਕ ਪਾਟਾ 
ਹੋਵੇਗਾ, ਮੋਢੇ ਜ਼ਖ਼ਮੀ ਹੋਣਗੇ, ਅਤੇ ਕੋਧਰੇ ਦਾ ਨਿਖਿੱਧ ਭੂਸਾ [ਤੂੜੀ] ਖਾਣ ਨੂੰ 
ਮਿਲੇਗਾ। 
ਹੋਰ ਉਦਾਹਰਨ 

ਦੋਹੀਂ ਦਲੀਂ ਮੁਕਾਬਲੇ ਰਣ ਸੂਰੇ ਗੜਕਣ , 

ਚੜ ਤੋਪਾਂ ਗਡੀ ਢੁਂਕੀਆਂ ਲੌਖ ਸੈਗਲ ਖੜਕਣ, 

ਉਹ ਦਾਰੁ ਖਾਂਦੀਆਂ ਕੋਹਲੀਆਂ ਮਣ ਗੋਲੇ ਰੜਕਣ, 

ਉਹ ਦਾਗ ਪਲੀਤੇ ਛੌਡੀਆਂ ਵਾਂਗ ਬਦਲ ਕੜਕਣ, 

ਜਿਉਂ ਦਰ ਖੁਲੇ ਦੋਜ਼ਖਾਂ ਮੁੰਹ ਭਾਹੀਂ ਭੜਕਣ, 

ਜਿਉਂ' ਝਾਂਬੇ ਮਾਰੇ ਪੰਖਣੂੰ ਵਿੱਚ ਬਾਗਾਂ ਫੜਕਣ, 

ਝੁੜੇ ਤਰੋਟੇ ਹੈਭਲਾਂ ਵਾਂਗ ਮੱਛਾਂ ਤੜਫਣ, 

ਜਿਉਂ ਝੋਲੀਂ ਅੱਗਾਂ ਲਗੀਆਂ ਰਣਸੂਰੇ ਤੜਕਣ , 

ਉਹ ਹਸ਼ਰ, ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ। 

(ਵਾਰ ਨਾਦਰਸ਼ਾਹ) 

ਬੀਭਤਸ ਰਸ :- 

ਘਿ੍‌ਣਾ ਜਾਂ ਸੂਗ 'ਤੇ ਅਧਾਰਿਤ ਬੀਭਤਸ ਰਸ ਇਸ ਹਕੀਕਤ ਦੀ ਯੋਗ 
ਮਿਸਾਲ ਹੈ ਕਿ ਆਮ ਦੁਨਿਆਵੀ ਜੀਵਨ ਵਿੱਚ ਸਰੀਰਿਕ ਪੱਧਰ `ਤੇ ਜੋ ਕੁਝ ਵੀ 
ਘਿ੍ਰਣਤ ਤੇ ਸੂਗ-ਉਪਜਾਊ ਵਸਤੂਆਂ ਤੇ ਨਜ਼ਾਰੇ ਹਨ ਉਹ ਸਾਰੇ ਸੁਹਜ-ਕਲਾ ਦੇ 
ਸੈਸਾਰ ਵਿੱਚ ਕਵੀ, ਨਾਟਕਕਾਰ ਤੇ ਸਾਹਿਤਕਾਰ ਦੇ ਹੌਥੋਂ ਮਨੋਭਾਵਾਂ ਦੇ ਵਾਯੂ- 
ਮੰਡਲ ਵਿੱਚ ਦਾਖ਼ਲ ਹੋ ਕੇ ਸੁਹਜਾਤਮਿਕ ਸੁਆਦ ਦੇ ਵਸੀਲੇ ਬਣ ਜਾਂਦੇ ਹਨ। 
ਬੀਭਤਸ ਰਸ [ਇਸ ਦਾ ਉਚਾਰਨ ਬੀ-ਭਤਸ ਹੈ] ਦਾ ਸਥਾਈ ਭਾਵ ਸੁਗ ਜਾਂ 
ਘਿ੍‌ਣਾ ਹੈ। ਮ੍ਰਿਤਕ ਲੋਥ, ਚਰਬੀ, ਸੜਾਂਦ, ਹਵਾਂੜ , ਮਲਮੂਤਰ, ਹੋਂਡਾਂ-ਰੋੜੀ, 


151 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਘਿਨੌਣੀਆਂ ਚੀਜ਼ਾਂ ਅਤੇ ਘਿ੍‌ਣਾ-ਜਨਕ ਕੁਕਰਮਾਂ ਦੇ ਕਾਵਿਗਤ ਵਰਨਣ ਜਾਂ 
ਨਾਟਕੀ ਪੇਸ਼ਕਾਰੀ ਤੋਂ ਪਾਠਕਾਂ/ਦਰਸ਼ਕਾਂ ਦੇ ਹਿਰਦੇ ਵਿਚ ਜਿਹੜੀ ਕਚਿਆਣ ਤੇ 
ਗਿਲਾਨੀ ਪੈਦਾ ਹੁੰਦੀ ਹੈ ਉਹਨਾਂ ਤੋਂ ਸੂਗ ਤੇ ਘਿ੍‌ਣਾ ਦਾ ਸਥਾਈ ਭਾਵ ਉੱਭਰਦਾ ਹੈ। 

ਕਈਆਂ ਆਲੋਚਕਾਂ ਨੂੰ ਬੀਭਤਸ ਰਸ ਪ੍ਰਵਾਨ ਨਹੀਂ ਹੈ ਕਿਉਂਕਿ ਕੋਈ 
ਰਚਨਾ ਬੀਭਤਸ ਨੂੰ ਪ੍ਰਮੁੱਖ ਵਿਸ਼ੇ ਬਣਾ ਕੇ ਲਿਖੀ ਹੋਈ ਨਹੀਂ ਮਿਲਦੀ। ਪਰ ਕਈ 
ਵਿਦਵਾਨ ਬੀਭਤਸ ਰਸ ਦੇ ਪੱਖਪਾਤੀ ਹਨ ਕਿਉਂਕਿ ਸਮਾਜ, ਸਿਆਸਤ, ਜੀਵਨ, 
ਵਿਅਕਤੀ, ਤੇ ਹੋਰ ਮਨੁੱਖੀ ਸੈਸਥਾਵਾਂ ਵਿੱਚ ਫੈਲੇ ਹੋਏ ਸਰੀਰਿਕ ਤੇ ਮਾਨਸਿਕ 
ਦੁਰਾਚਾਰ ਤੇ ਭ੍ਰਿਸ਼ਟਾਚਾਰ ਦੇ ਸ਼ੌੰਧੀਕਰਨ ਲਈ ਘਿ੍‌ਣਾ-ਭਾਵ ਦੀ ਸਖ਼ਤ ਲੋੜ ਹੈ। 
ਫ਼ਲਸਰੂਪ ਇਸ ਰਾਹੀਂ ਲੁਕੇ ਹੋਏ ਕੋੜ ਦਾ ਗਿਆਨ ਹੁੰਦਾ ਹੈ ਅਤੇ ਪਾਠਕ-ਲੋਕ 
ਦੁਸ਼ਟਤਾ , ਬੇਇਨਸਾਫ਼ੀ, ਅਨਿਆਏ, ਵੌਢੀਖੋਰੀ ਤੇ ਹੋਰ ਬੁਰਾਈਆਂ ਤੋਂ ਘ੍ਰਿਣਾ ਕਰਨ 
ਲੌਂਗ ਪੈਂਦੇ ਹਨ ਅਤੇ ਦੁਰਾਚਾਰਾਂ ਤੋਂ ਮੁਹ ਮੋੜਨ ਲਈ ਤਤਪਰ ਹੁੰਦੇ ਹਨ। ਨਾਲੋਂ 
ਘਿ੍‌ਣਾ ਸਿਰਫ਼ ਸਰੀਰਿਕ ਜਾਂ ਭੌਤਿਕ ਹੀ ਨਹੀਂ ਹੁਦੀ, ਮਾਨਸਿਕ ਘਿ੍‌ਣਾ ਵੀ ਹੁੰਦੀ 
ਹੈ। ਸਰੀਰਿਕ ਨਾਲੋਂ ਮਾਨਸਿਕ ਘਿ੍‌ਣਾ ਵਧੇਰੇ ਪ੍ਰਬਲ ਹੁੰਦੀ ਹੈ। ਰੌਤ-ਲਹੂ ਅਤੇ 
ਮਾਸ-ਮਿਝ ਦੀ ਸਿੰਧੀ ਬਿਆਨਬਾਜ਼ੀ ਹੀ ਬੀਭਤਸ ਰਸ ਦੀ ਇੱਕੋ-ਇੱਕ ਸਮਗਰੀ 
ਨਹੀਂ ਹੈ ਸਗੋਂ ਬਿਭਚਾਰ, ਦੁਰਾਚਾਰ ਤੇ ਭ੍ਰਿਸ਼ਟਾਚਾਰ ਵਾਲੀਆਂ ਵਸਤੂਆਂ ਤੇ ਘਟਨਾਵਾਂ 
ਦੀ ਕੋਰੀ ਕਲਪਨਾ ਵੀ ਬੀਭਤਸ ਰਸ ਦਾ ਸੈਚਾਰ ਕਰ ਸਕਦੀ ਹੈ। 

ਪੰਜਾਬੀ ਸਾਹਿਤ ਵਿੱਚ ਕਰਤਾਰ ਸਿਘ ਦੁਂਗਲ ਦਾ ਨਾਵਲ “ਆਂਦਰਾ” 
ਬੀਭਤਸ ਰਸ ਦੀ ਉਦਾਹਰਨ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ “ਕੀੜੇ” ਵਿਚ ਵੀ 
ਬੀਭਤਸ ਰਸ ਪ੍ਰਬਲ ਹੈ :- 

ਜਗਦੀ ਜੋਤ ਸੀ ਤਾਂ ਚਹੁ ਪਾਸੀਂ ਸੀ ਭਬਟ 

ਅੱਜ ਮੁਰਦਾ ਮਾਸ ਏ, ਤਾਂ ਚਹੁ ਪਾਸੀਂ ਕੀੜਿਆਂ ਦਾ ਝੁਰਮਟ 

ਜਦ ਛਲਕ ਆਏ ਜੋਬਨ ਤੇ ਟੋਟ ਜਾਣ ਬੀੜੇ 

ਹੌਥਾਂ ਵਿੱਚ ਰੋਲਦੇ, ਪੈਰਾਂ ਵਿਚ ਰੋਲਦੇ। 

ਚੁਝਾਂ ਨਾਲ ਫੋਲਦੇ, ਨਹੁੰਆਂ 'ਚ ਫਰੋਲਦੇ 


1 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਅੰਗਾਂ ਵਿੱਚ ਪਾਲਦੇ, ਮੁੰਹਾਂ ਵਿੱਚ ਪਪੋਲਦੇ। 
ਛੋੜਦੇ ਨਹੀਂ ਛੋੜਦੇ, ਰੱਤਾਂ ਨੂੰ ਨਚੋੜਦੇ। 
ਬੀਭਤਸ ਰਸ ਦਾ ਹੇਰ ਉਦਾਹਰਨ 


“ਜਿੰਧਰ ਨਜ਼ਰ ਜਾਵੇ ਤਬਾਹੀ ਮੱਚੀ, ਕਹਾਣੀ ਰਹੀ ਹੋ ਲਹੂ ਮਿਝ ਦੀ, 
ਕਿਤੇ ਮਗ਼ਜ਼ ਖੋਪੜ ਵਿੱਚੋਂ ਵਹਿ ਰਹਿਆ, ਗਇਆ ਟੁੱਟ ਮਟਕਾ ਦਹੀਂ ਹੈ ਵਹਿਆ, 
ਕਿਤੇ ਧੌਣ ਵਿੱਚੋਂ ਫੁਹਾਰਾ ਫੁਟੇ, ਕਿਤੇ ਮਗ਼ਜ਼ ਦੀ ਖੋਪਰੀ ਪਈ ਟੁਂਟੇ, 
ਅਕਾਲੀ ਹੈ ਸਿਘ ਨਾਦ ਕਰ ਗਰਜਿਆ, ਪਠਾਣਾਂ ਦਾ ਦਲ ਦਹਿਲ ਕੇ ਲਰਜ਼ਿਆ। 
(ਮਹਾਂਬਲੀ ਕ੍ਰਿਤ-ਅਵਤਾਰ ਸਿਘ ਆਜ਼ਾਦ) 
ਅਦਭੁਤ ਰਸ :- 
ਹੈਰਾਨੀ-ਜਨਕ ਗੱਲਾਂ-ਬਾਤਾਂ ਅਨੋਖੀਆਂ ਕਥਾ-ਕਹਾਣੀਆਂ, ਵਿਚਿੰਤਰ 
ਘਟਨਾਵਾਂ ਅਤੇ ਚਕਾਚੌਂਧ ਪੈਦਾ ਕਰਦੇ ਨਜ਼ਾਰਿਆਂ ਨੂੰ ਪੜ੍ਹਨ ਜਾਂ ਸੁਣਨ ਕਰ ਕੇ 
ਪਾਠਕ/ਦਰਸ਼ਕ ਦੇ ਮਨ ਵਿੱਚ ਜਦੋਂ “ਅਸਚਰਜ” ਭਾਵ ਪ੍ਰਬਲ ਹੁੰਦਾ ਹੈ ਉਦੋਂ 
ਅਦਭੁਤ ਰਸ ਦਾ ਅਨੁਭਵ ਹੁੰਦਾ ਹੈ। ਅਦਭੁਤ ਦੇ ਅਨੁਭਵ ਨਾਲ ਪਾਠਕ ਹੋਕੇ- 
ਬੋਕੇ ਹੋ ਕੇ ਰੋਮਾਂਚਿਤ ਹੁੰਦੇ ਹਨ ਅਤੇ ਅੱਖਾਂ ਪਾੜ-ਪਾੜ ਵੇਖਦੇ ਹੋਏ ਵਾਹ-ਵਾਹ 
ਪੁਕਾਰ ਉੱਠਦੇ ਹਨ। ਅਦਭੁਤ ਰਸ ਦਾ ਸਥਾਈ-ਭਾਵ “ਅਸਚਰਜ? ਹੈ, ਇਸ ਨੂੰ 
ਵਿਸਮੈ ਵੀ ਕਿਹਾ ਗਿਆ ਹੈ। ਗੁਰਬਾਣੀ ਵਿੱਚ ਇਹੋ ਵਿਸਮਾਦ ਹੈ। ਆਚਾਰੀਆ 
ਵਿਸ਼ਵਨਾਥ ਨੇ ਲਿਖਿਆ ਹੈ ਕਿ ਆਮ ਰਵਾਇਤੀ ਕਿਸਮ ਦੀਆਂ ਰੁੜ੍ਹੀਆਂ ਤੇ 
ਰਵਾਇਤਾਂ ਨੂੰ ਛੋਡ ਕੇ ਜਦ ਚੀਜ਼ਾਂ, ਵਸਤੂਆਂ ਤੇ ਘਟਨਾਵਾਂ ਵਿੱਚ ਅਨੋਖਾਪਨ ਤੇ 
ਅਚੇਭਾ ਪੈਦਾ ਹੁੰਦਾ ਹੈ ਉਸ ਨਾਲ ਚਿੰਤ ਖਿੜਦਾ ਹੈ ਤੇ ਵਿਸਮਾਦ ਵਿੱਚ ਆਉਂਦਾ 
ਹੈ। ਇਹੋ ਹੀ ਅਸਚਰਜ-ਭਾਵ ਹੈ। 
ਇਸ ਅਸਚਰਜ-ਭਾਵ ਵਿੱਚ ਚਮਤਕਾਰ ਦੇ ਅੰਸ਼ ਜੁੜੇ ਰਹਿਦੇ ਹਨ। 
ਚਮਤਕਾਰ ਦੇ ਕਾਰਨ ਹੀ ਕਾਵਿ-ਸਾਹਿਤ ਵਿੱਚ ਰੋਚਕਤਾ ਪੈਦਾ ਹੁੰਦੀ ਹੈ। ਇਉਂ 
ਚਮਤਕਾਰ ਤੇ ਅਸਚਰਜ ਹੀ ਕਾਵਿ ਦੀ ਆਤਮਾ ਹੈ। 
ਸਾਹਿਤ ਵਿੱਚ ਅਦਭੁਤ ਰਸ ਦੀ ਕਈ ਤਰ੍ਹਾਂ ਨਾਲ ਵਿਅੰਜਨਾ ਹੋਈ ਹੈ। 
ਕਬੀਰ ਦੇ ਉਲਟ ਬਾਂਸੀਆਂ ਵਾਲੇ ਪਦੇ ਅਦਭੁਤ ਰਸ-ਪ੍ਧਾਨ ਹਨ। ਕਬੀਰ ਦਾ 


153 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਸ਼ਲੋਕ ਹੈ “ ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ। ਪਾਂਚਉ 
ਲਰਿਕਾ ਜਾਰਿਕੈ ਰਹੈ ਰਾਮ ਲਿਵ ਲਾਗਿ[421]” ਕਬੀਰ ਦਾ ਇਹ ਵਿਰੋਧਾਭਾਸ 
ਵਾਲਾ ਪਦ ਹੈ। ਕੌਣ ਐਸਾ ਹੈ ਜੋ ਆਪਣੇ ਘਰ ਅੱਗ ਲਾਵੇ ਤੇ ਪੰਜ ਬੇਟੇ 
[ਲੜਕੇ]ਕੁਰਬਾਨ ਕਰੇ ਤੇ ਫੇਰ ਰਾਮ-ਨਾਮ ਨਾਲ ਲਿਵ ਲਾਏ। ਪੰਜ ਲੜਕੇ ਪੰਜ 
ਵਿਕਾਰ-ਕਾਮ, ਕ੍ਰੋਧ, ਲੋਭ, ਮੋਹ,ਅਹੈਕਾਰ ਹੀ ਹਨ। ਕਬੀਰ-ਬਾਣੀ ਵਿੱਚੋਂ ਇੱਕ ਹੋਰ 
ਵਨਗੀ ਵੇਖੋ- 

ਕਬੀਰ ਪਰਦੇਸੀ ਕੈ ਘਾਘਰੈ ਚਹੁਦਿਸਿ ਲਾਗੀ ਆਗਿ। 

ਖਿੰਥਾ ਜਲਿ ਕੁਇਲਾ, ਭਈ ਤਾਗੇ ਆਂਚ ਨ ਲਾਗ। [ਸਲੋਕ 47, ਪੰਨਾ 1366] 

ਅਰਥਾਤ ਪਰਦੇਸੀ ਜੀਵ ਪ੍ਰਾਹੁਣਾ ਹੈ, ਉਸ ਦੇ ਸਰੀਰ-ਰੁਪੀ ਘੋਗਰੇ ਨੂੰ 

ਔਗ ਲਗ ਗਈ ਹੈ, ਗੋਦੜੀ-ਰੁਪੀ ਸਰੀਰ ਸੜ ਗਿਆ, ਪਰ ਆਤਮਾ [ਤਾਗਾ] ਨੂੰ 
ਸੇਕ ਨਹੀਂ ਲੌਗਾ। ਇਹ ਸ਼ਲੋਕ ਅਸਚਰਜਕਾਰੀ ਕਥਨ ਹੈ, ਇਸ ਲਈ ਅਦਭੁਤ ਰਸ 
ਦੀ ਵੇਨਗੀ ਹੈ। ਗੁਰ ਨਾਨਕ ਦੇਵ ਜੀ ਜਦ “ਵਿਸਮਾਦੁ ਨਾਦ, ਵਿਸਮਾਦੁ ਵੇਦ, 
ਵਿਸਮਾਦੁ ਜੀਅ, ਵਿਸਮਾਦੁ ਭੇਦ” ਉਚਾਰਦੇ ਹਨ ਤਾਂ ਇਸ ਵਿੱਚ ਵੀ ਅਦਭੁਤ ਦੀ 
ਰਸ-ਵਿਅੰਜਨਾ ਹੈ। ਗੁਰੂ ਜੀ ਉਸ ਅਸਚਰਜ-ਮਈ ਕੁਦਰਤ ਨੂੰ ਹੈਰਾਨੀ-ਨਾਲੁ 
ਵੇਖਦੇ ਹਨ ਕਿਉਂਕਿ ਏਥੇ ਨੇੜੇ-ਦੂਰ, ਸੰਜੋਗ-ਵਿਜੋਗ, ਭੋਂਖ-ਰੋਗ ਆਦਿ ਵਿਰੋਧੀ- 
ਜੋੜਿਆਂ ਦਾ ਹੈਰਾਨੀ ਭਰਪੂਰ ਵਰਨਣ ਕੀਤਾ ਗਿਆ ਹੈ। ਨਾਨਕ-ਬਾਣੀ ਇਹ ਹੈ- 
ਅਦਭੁਤ ਰਸ ਦਾ ਹੋਰ ਉਦਾਹਰਨ : 


“ਵਿਸਮਾਦੁ ਨਾਦ, ਵਿਸਮਾਦੁ ਵੇਦ। ਵਿਸਮਾਦੁ ਜੀਅ ਵਿਸਮਾਦੁ ਭੇਦ । 

ਵਿਸਮਾਦੁ ਰੂਪ ਵਿਸਮਾਦੁ ਰੰਗ। ਵਿਸਮਾਦੁ ਨਾਗੇ ਫਿਰਹਿ ਜਤ। 

ਵਿਸਮਾਦੁ ਪਉਣੁ ਵਿਸਮਾਦੁ ਪਾਣੀ। ਵਿਸਮਾਦੁ ਅਗਨੀ ਖੇਡਹਿ ਵਿਡਾਣੀ। 

ਵਿਸਮਾਦੁ ਸਜੋਗੁ ਵਿਸਮਾਦ ਵਿਜੋਗੁ। ਵਿਸਮਾਦੁ ਭੁਖ ਵਿਸਮਾਦੁ ਭੋਗੁ” 

[ਪਨਾ 463] 

ਸ਼ਾਂਤ ਰਸ :- 

ਰਸ ਸਿਧਾਂਤ ਦੇ ਬਾਨੀ ਆਚਾਰੀਆ ਭਰਤਮੁਨੀ ਨੇ “ਸ਼ਾਂਤ ਰਸ” ਨੂੰ ਰਸਾਂ 
ਦੀ ਲੜੀ ਵਿੰਚ ਨਹੀਂ ਗਿਣਿਆ ਸੀ ਪਰ ਮਗਰਲੇ ਆਚਾਰੀਆ ਵਿਸ਼ਵਨਾਥ ਜਿਹੇ 
ਆਲੋਚਕਾਂ ਨੇ ਸ਼ਾਂਤ ਰਸ ਨੂੰ ਪੁਰੀ ਤਰ੍ਹਾਂ ਮਾਨਤਾ ਪ੍ਰਦਾਨ ਕੀਤੀ ਹੈ। 


154 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਸ਼ਾਂਤ ਰਸ ਦਾ ਸਥਾਈ ਭਾਵ ਵੈਰਾਗ ਹੈ, ਜਿਸ ਤੋਂ ਸ਼ਾਂਤੀ ਪ੍ਰਾਪਤ ਹੁਦੀ ਹੈ 
ਅਤੇ ਸ਼ਾਂਤ ਰਸ ਅਭਿਵਿਅਕਤ ਹੁੰਦਾ ਹੈ। ਵੈਰਾਗ ਕੀ ਹੈ? ਇਹ ਕਿਵੇਂ ਉਤਪੰਨ 
ਹੁੰਦਾ ਹੈ? ਹੁਣ ਇਸ ਦਾ ਉਲੇਖ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਦੌਸਣਾ 
ਜ਼ਰੂਰੀ ਹੈ ਕਿ ਇਹ ਰਹੌਸਮਈ ਜਗਤ ਅਤੇ ਇਸ ਦੇ ਪਸਾਰੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ 
ਪੈਦਾ ਹੁੰਦੇ ਹਨ ਅਤੇ ਇਹ ਪ੍ਰਸ਼ਨ ਸੁਤੇ-ਸਿੱਧ ਹੁਦੇ ਰਹਿਦੇ ਹਨ। 

ਸੈਸਾਰ ਕੀ ਹੈ? ਜੀਵਨ ਕੀ ਹੈ? ਮਨੁੱਖੀ ਸਰੀਰ ਕੀ ਹੈ? ਮੈਂ ਕੀ ਹਾਂ? ਏਥੇ 
ਸਾਡਾ ਕੀ ਕੈਮ ਹੈ? ਮੌਤ ਕੀ ਹੈ? ਮਰ ਕੇ ਕਿੱਥੇ ਜਾਣਾ ਹੈ? ਇਹ ਕੌਣ ਹੈ ਜੋ ਇਸ 
ਪ੍ਪੰਚ-ਪਸਾਰੇ ਦਾ ਸੈਚਾਲਨ ਕਰਦਾ ਹੈ? ਅਜਿਹੇ ਪੁਸ਼ਨਾਂ ਦੇ ਉੱਤਰ ਭਾਲਦਾ 
ਭਾਲਦਾ ਸੈਵੇਦਨਸ਼ੀਲ ਮਨੁੱਖ ਪ੍ਰਸ਼ਨਾਂ ਦੀ ਭੀੜ ਵਿਚ ਗੁਆਚ ਜਾਂਦਾ ਹੈ। ਪਰ, 
ਉੱਤਰ ਲਾਪਤਾ ਹੈ। ਉਸ ਦੀ ਤਲਾਸ਼ ਜਾਰੀ ਹੈ। ਇਸ ਭਾਲ ਵਿੱਚ ਮਨੁੱਖ ਨੂੰ ਜਦੋਂ 
ਇਹ ਪੁਤੀਤ ਹੁੰਦਾ ਹੈ ਕਿ ਇਹ ਸਾਰਾ ਪ੍ਰਪੰਚ- “ਸੈਸਾਰ, ਜੀਵਨ, ਮੈਂ, ਤੂ, ਪਿਡ, 
ਬੁਹਿਮੰਡ”- ਇੰਕ ਦਿਨ ਲੋਪ ਹੋ ਜਾਣਾ ਹੈ ਤਾਂ ਉਸ ਦੇ ਦਿਲ ਵਿੱਚ ਇਸ ਨਾਸ਼ਮਾਨ 
ਸੈਸਾਰ ਵੇਲੋਂ ਵੈਰਾਗ ਉਪਜਦਾ ਹੈ। ਸੈਸਾਰ ਨਾਲ ਬੋਝਣਾ ਰਾਗ ਹੈ, ਸੈਸਾਰ ਤੋਂ 
ਉਤਾਂਹ ਉੱਠਣਾ ਵੈਰਾਗ ਹੈ। ਇਹ ਸਾਰਾ ਜਗਤ-ਪਸਾਰਾ ਚਲਨਸ਼ੀਲ ਹੈ, ਵੇਖ਼ਦਿਆਂ 
ਵੇਖ਼ਦਿਆਂ ਫਰੀਦ ਦੇ ਸ਼ਬਦਾਂ ਵਿੱਚ “ਕੇਤੀ ਚਲ ਗਈ ਹੈ” ਇਹ ਪਤਾ ਨਹੀਂ 
ਚੌਲਦਾ। ਬਸ ਇਹ ਬੋਧ-ਪ੍ਰਬੋਧ ਹੀ ਜਾਂ ਇਹ ਤੌਤ-ਗਿਆਨ ਹੀ ਵੈਰਾਗ ਦਾ ਕਾਰਨ 
ਹੈ। ਸ਼ਹਿਦ ਦੇ ਸੁਆਦ ਵਿੱਚ ਫਸੀ ਹੋਈ ਮੱਖੀ ਵਾਂਗੂ, ਬਦਾ ਫਸਿਆ ਬੈਠਾ ਹੈ, ਉਹ 
ਬਧਨ-ਮੁਕਤ ਹੋ ਕੇ ਵੈਰਾਗ ਦੀ ਭਾਵਨਾ ਵਿੱਚ ਸ਼ਾਂਤ-ਚਿੰਤ ਤੁਰਿਆ ਜਾ ਰਿਹਾ ਹੈ। 
ਇਸ ਤਰ੍ਹਾਂ ਦੀ ਸੋਚ-ਬਿਰਤੀ ਵੈਰਾਗ ਦੀ ਪ੍ਰੇਰਨਾ ਹੈ ਤੇ ਕਾਰਨ-ਸਮਗਰੀ ਹੈ, 
ਜਿਹੜੀ ਪ੍ਰਬਲ ਹੋ ਕੇ ਸ਼ਾਂਤ ਰਸ ਨੂੰ ਜਾਗ੍ਰਿਤ ਕਰਦੀ ਹੈ। 

ਵਿਚਾਰਸ਼ੀਲ ਕਵੀਜਨਾਂ ਤੇ ਅਨੁਭਵੀ ਸਤਜਨਾਂ ਦੇ ਬੋਲਾਂ ਵਿੱਚ ਸ਼ਾਂਤ- 
ਰਸ ਦੀਆਂ ਤਰਗਾਂ ਉੱਠਦੀਆਂ ਹਨ। ਕਿਤੇ ਕੁਦਰਤ ਦੇ ਅਦਭੁਤ ਸ਼ਾਂਤ ਨਜ਼ਾਰੇ 
ਦਿਲਾਂ ਨੂੰ ਧੂਹ ਪਾਉਂਦੇ ਹਨ, ਕਿਤੇ ਝਰਨੇ ਸਗੀਤ ਅਲਾਪ ਰਹੇ ਹਨ, ਕਿਤੇ ਬਨਸਪਤੀ 
ਦੀ ਹਰਿਆਲੀ ਅੱਖਾਂ ਨੂੰ ਠੰਢਕ ਤੇ ਦਿਲਾਂ ਨੂੰ ਸ਼ਾਂਤੀ ਬਖ਼ਸ਼ ਰਹੀ ਹੈ। ਸਵੇਦਨਸ਼ੀਲ 
ਮਨੁੱਖ ਇਹਨਾਂ ਦ੍ਰਿਸ਼ਾਂ ਤੋਂ ਸ਼ਾਂਤੀ, ਚੈਨ, ਵੈਰਾਗ, ਅਗੈਮੀ ਸੁਨੇਹਾ ਲੋਭ ਰਿਹਾ ਹੈ। 
ਇਹ ਸਾਰੇ ਅਨੌਖੇ ਦ੍ਰਿਸ਼ ਸ਼ਾਂਤ ਰਸ ਦੀ ਭੂਮਿਕਾ ਹਨ। 


155 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਕੁਦਰਤ ਦੇ ਅਜਿਹੇ ਵਿਸਮਾਦਕ ਦ੍ਰਿਸ਼ਾਂ ਦਾ ਵਰਨਣ ਸ਼ਾਂਤ ਰਸ ਕਾਵਿ- 
ਬਾਣੀ ਵਿੰਚ ਆਮ ਮਿਲਦਾ ਹੈ। ਆਧੁਨਿਕ ਪੰਜਾਬੀ ਸਾਹਿਤ ਵਿੰਚ ਭਾਈ ਵੀਰ 
ਸਿੰਘ, ਪੂਰਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਡਾ. ਜਸਵੈਤ ਸਿੰਘ ਨੇਕੀ ਦੀਆਂ 
ਕਵਿਤਾਵਾਂ ਵਿੱਚ ਸ਼ਾਂਤ ਰਸ ਦੀਆਂ ਵੇਨਗੀਆਂ ਉਪਲਬਧ ਹਨ। ਭਾਈ ਵੀਰ ਸਿਘ 
ਦਾ ਕਾਵਿ-ਬੈਦ ਹੈ :-- 

“ਵੈਰੀ ਨਾਗ, ਤੇਰਾ ਪਹਿਲਾ ਝਲਕਾ ਜਦ ਔਖੀਆਂ ਵਿੱਚ ਵਜਦਾ। 

ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ।” 

ਪ੍ਰ. ਪੂਰਨ ਸਿਘ ਦੀ ਕਵਿਤਾ ਵਿੱਚ ਰਹੌਸਮਈ ਸੁਰ ਸ਼ਾਂਤ ਰਸ ਦੀ ਪਿੱਠ 
ਭੂਮੀ 'ਤੇ ਹੀ ਗੂੰਜਿਆ ਹੈ। ਗੁਰੁ ਨਾਨਕ-ਬਾਣੀ ਵਿੱਚ ਸ਼ਾਂਤ ਰਸ ਦਾ ਉਦਾਹਰਨ 


ਵੇਖੋਂ-- 
ਉਦਾਹਰਨ 

“ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੈਜਾਲੇ ਰਾਮ। 

ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ। 

ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ। 

ਸੈਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ। 

ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ। 

ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ।” 

[ਗੁਰੂ ਨਾਨਕ, ਆਸਾ ਛੋਤ, ਪਨਾ 439] 

ਅੰਖੇ ਸ਼ਬਦਾਂ ਦੇ ਅਰਥ: 


ਭੇੜੋ- ਭੇਡਾਂ। ਤੈਂ- ਤੈਨੂੰ । ਰੁਦਨ- ਰੋਣਾ। ਤਦਰੂਪ- ਉਹੋ ਜਿਹਾ ਰੁਪ। 
ਉਤੇਜਿਤ-ਉਭਾਰਨਾ, ਉਤਸ਼ਾਹ ਦੇਣਾ। ਰੁਪਾਂਤਰ- ਹੋਰ ਰੁਪ, ਬਦਲਨਾ। ਸੂਹੀ 
ਲਾਂਗੜ- ਲਾਲ ਰੰਗ ਦੀ ਧੋਤੀ। ਮਿਟਿਆਲੀ- ਮਿੱਟੀ ਰੰਗਾ। ਉੱਜਲ- ਨਿਰਮਲ, 
ਸਾਫ਼। ਨਸ਼ਤਰ- ਚੀਰ-ਫਾੜ ਕਰਨ ਵਾਲਾ ਔਜ਼ਾਰ। ਵਿਅੰਗੋਕਤੀ- ਵਿਅੰਗ ਕਰਨ 


156 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


ਦਾ ਤਰੀਕਾ। ਸੋਹਨਿ- ਸੋਭਦੀਆਂ। ਮਾਂਗੀ- ਕੇਸਾਂ ਦੇ ਵਿਚਕਾਰਲੇ ਚੀਰ ਵਿੰਚ । 
ਕਾਤੀ- ਕੈਂਚੀ ਨਾਲ । ਮੁੰਨੀਅਨਿ- ਮੁੰਨੇ ਜਾ ਰਹੇ ਹਨ। ਗਲ ਵਿੱਚ- ਮੂਹ ਵਿੱਚ। 
ਧੂੜਿ-ਮਿੱਟੀ। ਹਦੂਰਿ- (ਮਹਿਲਾਂ ਦੇ) ਨੇੜੇ ਭੀ। ਘਣੀਅਰ- ਬੋਦਲ। ਤੁਬਕ- ਛੋਟੀ 
ਬੰਦੂਕ । ਪੁਤਿੱਗਿਆ- ਪ੍ਰਣ । ਹਤਾਸ਼- ਦੁੱਖੀ। ਰਾਠਨ- ਅਮੀਰ। ਰਕ- ਗ਼ਰੀਬ। ਭੂਪ- 
ਰਾਜਾ। ਬੈਰਕਾਂ-ਝਡੇ। ਲਸਣਿ- ਲਿਸ਼ਕਦੇ। ਭੀਹਾਵਲੇ- ਡਰਾਉਣੇ । ਬਾਵਲੇ- ਝੌਲੇ। 
ਗਦਾਂ- ਗੁਰਜ। ਸੁਇਨਾ- ਸੋਨਾ। ਡਾਵਲੇ- ਰੇਤੇ ਵਿੱਚੋਂ ਸੋਨਾ ਚੁਗਣ ਵਾਲੇ। ਪਖਣੂੰ- 
ਪਛੀ। ਹਸ਼ਰ- ਕਿਆਮਤ, ਪਰਲੋਂ। ਵਿਸਮਾਦ- ਹੈਰਾਨਗੀ। ਨਾਦ- ਅਵਾਜ਼, ਰਾਗ। 
ਸਯੋਗ- ਮੇਲ। ਵਿਯੋਗ- ਵਿਛੋੜਾ । ਭੋਗੁ- ਪਦਾਰਥਾਂ ਦਾ ਵਰਤਣਾ । ਜੀਅੜਿਆ- 
ਜੀਵ-ਆਤਮਾ। ਕਿਤ- ਕਾਹਦੇ ਲਈ। ਨੈਣ ਰੁੰਨੀ- ਅੱਖਾਂ ਭਰ ਕੇ ਰੋਈ। ਬਧਿਕਿ- 


ਸ਼ਿਕਾਰੀ। 
ਅਭਿਆਸ 
(ਉ) ਖ਼ਾਲੀ ਸਥਾਨ ਭਰੋ- 
1. ਰਸ ਮਾਨਣ ਵਾਲਾ ਵਿਅਕਤੀ ______ ਹੁੰਦਾ ਹੈ। 
2. ______ ਭਾਵ ਰਸ ਦੀ ਬੁਨਿਆਦ ਹਨ। 
3. ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। 
4. ਕਰੋਧ ਵਿੱਚ ਮਨੁੱਖ ਦਾ ਵਿਵੇਕ ______ ਹੁੰਦਾ ਹੈ। 
5. ਭਿਆਨਕ ਰਸ ਦਾ ਸਥਾਈ ਭਾਵ_____ ਹੈ। 
(ਅ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ- 
1. ਵਿਭਾਵ ਦੀਆਂ ਕਿਸਮਾਂ ਦੇ ਨਾਂ ਦੌਸੋ। 
2. ਰਸ ਕਿਨੇ ਪੁਕਾਰ ਦੇ ਮੰਨੇ ਗਏ ਹਨ? 
3. ਕਰੁਣ-ਰਸ ਦਾ ਸਥਾਈ ਭਾਵ ਦੌਸੋ। 
4. “ਚੰਡੀ ਦੀ ਵਾਰ” ਕਿਹੜੇ ਰਸ ਦਾ ਉੱਤਮ ਨਮੂਨਾ ਹੈ? 
5. ਸਥਾਈ ਭਾਵ ਜਾਗਣ ਤੋਂ ਪਿੱਛੋਂ ਦੀਆਂ ਵਿਭਿਨ ਚੇਸ਼ਟਾਵਾਂ ਨੂੰ ਕੀ 
ਕਹਿੰਦੇ ਹਨ? 
157 


5।। 5800੫ 030] 5॥੧0। 0। €003% ੧੨1੦1੧੨॥0੨॥013.੦੦। 


(ਏ) ਵਿਸਤਾਰ ਸਹਿਤ ਉੱਤਰ ਦਿਓ- 


ਰਾ 


5।। 5800੫ 030] 5॥੧0। 0। €003% 


“ਰਸ ਸਾਹਿਤ ਦੀ ਆਤਮਾ ਹੈ। ਇਸ ਕਥਨ ਦੀ ਪੁਸ਼ਟੀ ਕਰਦੇ ਹੋਏ 
ਕਵਿਤਾ ਵਿੱਚ ਰਸ ਦੀ ਮਹਾਨਤਾ ਬਾਰੇ ਬਿਆਨ ਕਰੋ। 
ਰਸ ਤੋਂ ਕੀ ਭਾਵ ਹੈ? ਇਹ ਗਿਣਤੀ ਵਿੱਚ ਕਿਨੇ ਹਨ? ਇਹਨਾਂ ਦੇ 
ਲੌਛਣ ਉਦਾਹਰਨਾਂ ਸਹਿਤ ਲਿਖੋ। 
ਆਪਣੀ ਪਾਠ-ਪੁਸਤਕ ਵਿੱਚੋਂ ਬੀਰ-ਰਸ ਕਵਿਤਾ ਦੀ ਉਦਾਹਰਨ 
ਦਿਓ ਤੇ ਦੌਸੋ ਕਿ ਇਹ ਬੀਰ-ਰਸ ਕਿਵੇਂ ਹੈ? 
ਹੇਠ ਲਿਖੇ ਰਸਾਂ ਬਾਰੇ ਉਦਾਹਰਨਾਂ ਸਹਿਤ ਲਿਖੋ- 
ਸ਼ਿਗਾਰ-ਰਸ, ਰੌਦਰ-ਰਸ, ਭਿਆਨਕ ਰਸ, ਬੀਭਤਸ-ਰਸ, 
ਅਦਭੋਤ-ਰਸ, ਸ਼ਾਂਤ-ਰਸ, ਬੀਰ-ਰਸ। 
ਹੇਠ ਲਿਖੇ ਕਾਵਿ-ਬਦ ਵਿੱਚ ਕਰਣ-ਰਸ ਹੈ। ਇਹ ਦੱਸੋ ਕਿ ਇਹ 
ਕਰੁਣ-ਰਸ ਕਿਵੇਂ ਹੈ? 
“ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ 
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ 
ਇੱਕ ਰੋਈ ਸੀ ਧੀ ਪੰਜਾਬ ਦੀ ਤੂ ਲਿਖ ਲਿਖ ਮਾਰੇ ਵੈਣ 
ਵੇ ਦਰਦਮੰਦਾਂ ਦਿਆਂ ਦਰਦੀਆਂ ! ਉੱਠ ਤੌਕ ਆਪਣਾ ਪੰਜਾਬ 
ਅੱਜ ਬੇਲੇ ਲਾਸ਼ ਵਿਛੀਆਂ ਤੇ ਲਹੂ ਦੀ ਭਰੀ ਚਨਾਬ।” 


158 


੧੨੦੨।੮॥0੦॥੦0113/1.੦੦।1 


